ਜ਼ਿਣਾਸ ਪੈਦਾਵਾਰ 


1. ਪੈਦਾਵਾਰ ਲਈ ਕਿਰਤ 


ਜੀਵ-ਜੰਤੂਆਂ ਦੇ ਜੀਵਨ ਦੇ ਉਲਟ ਮਨੁੱਖੀ ਜੀਵਨ 

ਦਾ ਖਾਸ ਲੱਛਣ ਪੈਦਾਵਾਰ ਲਈ ਕਿਰਤ ਹੈ। ਜਾਨਵਰ ਕੁਦਰਤ 

ਉੱਤੇ ਆਪਣਾ ਪ੍ਰਭਾਵ ਪਾਉਂਦੇ ਹਨ, ਪਰ ਉਹ ਅਜਿਹਾ ਅਚੇਤਨ 

ਰੂਪ 'ਚ ਕਰਦੇ ਹਨ । ਇੱਥੋਂ ਤੱਕ ਕਿ ਮੱਕੜੀ ਦੁਆਰਾ ਜਾਲਾ 

ਬਣਨ ਜਾਂ ਸ਼ਹਿਦ ਦੀਆਂ ਮੱਖੀਆਂ ਦੁਆਰਾ ਛੱਤਾ ਬਣਾਉਣ 

ਜਿਹੀਆਂ ਉਦੇਸ਼ਮੁਖੀ ਦਿਖਦੀਆਂ ਸਰਗਰਮੀਆਂ ਵੀ ਜੈਵਿਕ ਰੂਪ 

ਵਿੱਚ ਪੀੜ੍ਹੀ-ਦਰ-ਪੀੜ੍ਹੀ ਹਾਸਲ ਹੋਏ ਅਨੁਕੂਲਣ ਦਾ ਅਚੇਤ 

ਰੂਪ ਹੈ। ਇਸ ਤੋ ਬਿਲਕੁਲ ਉਲਟ, ਆਪਣੇ ਵਾਤਾਵਰਣ ਉੱਤੇ 
ਮਨੁੱਖ ਦਾ ਅਮਲ ਚੇਤੈਨ ਹੁੰਦਾ ਹੈ: 

ਜਾਨਵਰ ਆਪਣੀ ਜੀਵਨ ਸਰਗਰਮੀ ਨਾਲ 

ਇੱਕਰੂਪ ਹੈਦਾ ਹੈ। ਇਹ ਖੁਦ ਨੂੰ ਇਸਤੋ' ਵੱਖਰਾ ਨਹੀਂ 

ਦੇਖਦਾ । ਇਹ ਹੀ ਉਸਦੇ ਜੀਵਨ ਦੀ ਸਰਗਰਮੀ ਹੈ।ਮਨੁੱਖ 

ਆਪਣੀ ਜੀਵਨ ਸਰਗਰਮੀ ਨੂੰ ਆਪਣੀ ਇੱਛਾ ਤੇ ਚੇਤਨਾ 

ਦੇ ਅਧੀਨ ਕਰ ਲੈਂਦਾ ਹੈ। ਉਸਦੀ ਜੀਵਨ ਸਰਗਰਮੀ 

ਸਚੇਤਨ ਹੁੰਦੀ ਹੈ। (ਮਾਰਕਸ, ਆਰਥਕ ਤੇ ਦਾਰਸ਼ਨਿਕ 
ਹੱਥਲਿਖਤਾਂ , ਸਫਾ 75) 

ਜਾਨਵਰ ਆਪਣੇ ਆਲੇ-ਦੁਆਲੇ ਪ੍ਰਤੀ ਆਕਰਮਿਕ 

ਢੈਗ ਕਿਰਿਆਸ਼ੀਲ ਹੁੰਦਾ ਹੈ, ਮਨੁੱਖ ਆਪਣੇ ਕੁਝ ਪਹਿਲਾਂ ਤੋਂ 

ਬਣਾਏ ਵਿਚਾਰਾਂ ਜੋ ਉਸਨੇ ਆਪਣੇ ਪਹਿਲਾਂ ਦੇ ਉਹੋ-ਜਿਹੇ 

ਤਜ਼ਰਬਿਆਂ ਦੇ ਅਧਾਰ ਉੱਤੇ ਬਣਾਏ ਹੈਦੇ ਹਨ, ਦੇ ਅਨੁਸਾਰ 

ਕੁਦਰਤ ਨੂੰ ਢਾਲਣ ਲਈ ਕਿਰਤ ਦੇ ਅਮਲ ਰਾਹੀਂ ਖੁਦ ਨੂੰ ਆਪਣੇ 

ਆਲੇ-ਦੁਆਲੇ ਦੇ ਵਿਰੁੱਧ ਕਰਮਿਕ ਅਤੇ ਸਚੇਤਨ ਰੂਪ ਵਿੱਚ 


-ਜਾਰਜ ਥਾਮਸਨ 


ਤੋਂ ਪਹਿਲਾਂ ਹੋਂਦ ਵਿੱਚ ਆ ਚੁੱਕਾ ਸੀ। (ਸਰਮਾਇਆ, 
ਪਹਿਲੀ ਸੈਂਚੀ, ਸਫਾ 178) 
ਇਸ ਉਦੇਸ਼ਮੁਖੀ ਸਰਗਰਮੀ ਦੇ ਵਿਕਾਸ ਨਾਲ ਚੇਤਨਾ 
ਤੇ ਪਦਾਰਥ ਵਿਚਾਲੇ, ਸੋਚ ਤੇ ਭੌਤਿਕ ਸਰਗਰਮੀ ਵਿਚਾਲੇ, ਕਰਤੇ 
ਤੇ ਕਰਮ ਵਿਚਾਲੇ ਵਖਰੇਵਾਂ ਦਾ ਜਨਮ ਹੰਦਾ ਹੈ: 
ਵਿਚਾਰ ਕਰਤੇ ਦੀ ਕਲਪਨਾ ਹੈਦੇ ਹਨ, ਜਦਕਿ 
ਕੰਮ ਜਾਂ ਸਰਗਰਮੀ ਕਰਤੇ ਦੀ ਕਲਪਨਾ ਦਾ ਕਰਮ ਵਿੱਚ 
ਤਬਦੀਲ ਹੋਣਾ ਹੁੰਦਾ ਹੈ ਪ੍ਰੰਤੂ ਦੋਵੇਂ (ਕਲਪਨਾ ਤੇ ਕਰਮ) 
ਦੀ ਗਤੀਸ਼ੀਲ ਭੂਮਿਕਾ ਹੈ ਜੋ ਸਿਰਫ ਮਨੁੱਖਾਂ ਵਿੱਚ ਹੀ 
ਪਾਈ ਜਾਂਦੀ ਹੈ। ਅਸੀਂ ਇਸਨੂੰ ਮਨੁੱਖ ਦੀ 'ਸਚੇਤਨ 
ਗਤੀਸ਼ੀਲ ਭੂਮਿਕਾ” ਕਹਿੰਦੇ ਹਾਂ, ਅਤੇ ਇਹ ਇੱਕ ਅਜਿਹਾ 
ਲੱਛਣ ਹੈ ਜੋ ਮਨੁੱਖ ਨੂੰ ਦੂਜੇ ਸਾਰੇ ਜੀਵਨ ਤੋਂ ਵੱਖਰਾ 
ਕਰਦਾ ਹੈ ।(ਮਾਓ ਜ਼ੇ-ਤੁੰਗ, ਚੋਣਵੀਆਂ ਲਿਖਤਾਂ, ਸੈਂਚੀ 
2 ਸਫ਼ਾ 151) 
ਇਸ ਲਈ ਇਹ ਪੈਦਾਵਰ ਲਈ ਕਿਰਤ ਹੀ ਹੈ ਜਿਸ 
ਕਾਰਨ ਸਭ ਖੂਬੀਆਂ ਮਨੁੱਖ ਨੂੰ ਹਾਸਲ ਹੋਈਆਂ ਜਿਹੜੀਆਂ 
ਸੈਖੇਪ ਵਿੱਚ, ਜਾਨਵਰ ਸਿਰਫ ਬਾਹਰੀ ਕੁਦਰਤ 
ਦੀ ਵਰਤੋਂ ਕਰਦਾ ਹੈ ਅਤੇ ਆਪਣੀ ਹੋਂਦ ਕਾਰਨ ਇਸ 
ਵਿੱਚ ਬਦਲਾਅ ਲਿਆਉਂਦਾ ਹੈ; ਮਨੁੱਖ ਜਿਹੜੇ ਬਦਲਾਅ 
ਨੂੰ ਆਪਣੀ ਸੇਵਾ ਵਿੱਚ ਲਾਉਂਦਾ ਹੈ, ਭਾਵ ਉਸ ਉੱਤੇ 
ਮਾਲਕੀ ਕਾਇਮ ਕਰ ਲੈਂਦਾ ਹੈ। ਇਹ ਮਨੁੱਖ ਤੇ ਦੂਸਰੇ 
ਜਾਨਵਰਾਂ ਵਿੱਚ ਐਤਿਮ, ਸਾਰਰੁਪੀ ਵਖਰੇਵਾਂ ਹੈ, ਅਤੇ 


ਖੜਾ ਕਰਦਾ ਹੈ: ਇੱਕ ਵਾਰ ਫਿਰ ਕਿਰਤ ਹੀ ਹੈ ਜੋ ਇਹ ਵਖਰੇਵਾਂ ਪੈਦਾ 
ਇੱਕ ਮੱਕੜੀ ਇੱਕ ਜੁਲਾਹੇ ਨਾਲ਼ ਕਰਦੀ ਹੈ।(ਮਾਰਕਸ-ਏਂਗਲਜ, ਚੋਣਵੀਆਂ ਲਿਖਤਾਂ, ਸੈਂਚੀ 
ਮਿਲਦੀਆਂ-ਜੁਲਦੀਆਂ ਕਿਰਿਆਵਾਂ ਨੂੰ ਐਜ਼ਾਮ ਦਿੰਦੀ 3 ਸਫ਼ਾ 74) 
ਹੈ, ਅਤੇ ਇੱਕ ਮੱਖੀ ਆਪਣੇ ਛੱਤੇ ਨੂੰ ਬਣਾਉਣ ਲੱਗਿਆਂ ਕਿਰਤ ਮਨੁੱਖ ਦੇ ਕੁਦਰਤੀ ਆਲੇ-ਦੁਆਲੇ ਨਾਲ, 
ਬਥੇਰੇ ਆਰਕੀਟੈਕਟਾਂ ਨੂੰ ਵੀ ਮਾਤ ਪਾਉਂਦੀ ਹੈ।ਪਰ ਭੈੜੇ _ਅਤੇ ਉਸਦੇ ਸਾਥੀ ਮਨੁੱਖਾਂ ਨਾਲ ਦੋਹਰੇ ਸਬੰਧਾਂ ਨੂੰ ਕਾਇਮ ਕਰਦੀ 
ਤੋਂ ਭੈੜੇ ਆਰਕੀਟੈਕਟ ਨੂੰ ਸਭ ਤੋਂ ਵਧੀਆ ਮੱਖੀ ਤੋਂ ਇਹ _ਹੈ। ਕੁਦਰਤ ਉੱਤੇ ਉਹ ਸੌਦਾਂ ਰਾਹੀਂ ਕਰਮਸ਼ੀਲ ਹੁੰਦਾ ਹੈ ਅਤੇ 
ਗੱਲ ਵੱਖਰਾ ਕਰਦੀ ਹੈ ਕਿ ਆਰਕੀਟੈਕਟ ਆਪਣੀ _ ਆਪਣੇ ਸਾਥੀ ਮਨੁੱਖਾਂ ਨਾਲ ਬੋਲੀ ਰਾਹੀਂ ਜੁੜਦਾ ਹੈ। 
ਇਮਾਰਤ ਨੂੰ ਸੱਚਮੁਚ ਉਸਾਰਨ ਤੋਂ ਪਹਿਲਾਂ ਆਪਣੀ ਸੈਦ ਖੁਦ ਕਿਰਤ ਦੀ ਇੱਕ ਪੈਦਾਵਾਰ ਹੈ, 
ਕਲਪਨਾ ਵਿੱਚ ਉਸਾਰਦਾ ਹੈ।ਹਰ ਕਿਰਤ ਅਮਲ ਦੇ ਐਤ ਕਿਰਤ ਦੀ ਇੱਕ ਪੈਦਾਵਾਰ ਜਿਹੜੀ ਪਹਿਲੋਂ ਹੀ ਪੈਦਾਵਾਰ 
ਵਿੱਚ ਅਸੀਂ ਉਹ ਨਤੀਜਾ ਹਾਸਲ ਕਰਦੇ ਹਾਂ ਜਿਹੜਾ ਲਈ ਬਣਾਈ ਗਈ ਹੈ ।(ਮਾਰਕਸ, ਪੂਰਵ-ਸਰਮਾਏਦਾਰਾ 
ਕਿਰਤ ਕਰਨ ਵਾਲੇ ਦੀ ਕਲਪਨਾ ਵਿੱਚ ਕਿਰਤ ਕਰਨ ਆਰਥਿਕ ਬਣਤਰਾਂ, ਸਫਾ 91) 
ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਜੁਲਾਈ 2013 ੨ 23 


5।। 58000 0800 5॥101। 0 ੬00੧ 


੧3101੧੧150016001ਗ1.60।। 


ਇਹ ਇੱਕ ਕੁਦਰਤੀ ਚੀਜ ਹੈ ਜਿਸਨੂੰ ਮਨੁੱਖ ਕੁਦਰਤ 
ਉੱਤੇ ਆਪਣੀ ਸਰਗਰਮੀ ਲਈ ਇੱਕ ਸੈਦ ਵਿੱਚ ਬਦਲਦਾ ਹੈ: 
ਕਿਰਤ ਲਈ ਸੈਦ ਇੱਕ ਚੀਜ ਜਾਂ ਚੀਜ਼ਾਂ ਦਾ ਸਮੂਹ ਹੈ ਜਿਹੜਾ 
ਕਿਰਤੀ ਆਪਣੇ ਤੇ ਆਪਣੀ ਕਿਰਤ ਦੀ ਵਸਤੂ ਵਿਚਾਲੇ ਵਿਚੋਲੇ 
ਵਾਂਗ ਵਰਤਦਾ ਹੈ, ਅਤੇ ਜਿਹੜਾ ਉਸਦੀ ਸਰਗਰਮੀ ਦੇ ਵਾਹਕ 
ਦਾ ਕੈਮ ਕਰਦਾ ਹੈ। ਉਹ ਉਹਨਾਂ ਹੀ ਚੀਜ਼ਾਂ ਦੀਆਂ ਮਕਾਨਕੀ, 
ਭੌਤਿਕ ਤੇ ਰਸਾਇਣਕ ਲੱਛਣਾਂ ਦੀ ਵਰਤੋਂ ਹੋਰਨਾਂ ਵਸਤੂਆਂ ਨੂੰ 
ਆਪਣੀ ਸੇਵਾ ਵਿੱਚ ਲਾਉਣ ਲਈ ਕਰਦਾ ਹੈ । (ਸਰਮਾਇਆ, 
ਪਹਿਲੀ ਸੈਂਚੀ, ਸਫਾ 179) 

ਬੋਲੀ ਵੀ ਕਿਰਤ ਦੀ ਹੀ ਪੈਦਾਵਾਰ ਹੈ: 

ਪਹਿਲਾਂ ਕਿਰਤ; ਇਸਤੋਂ ਬਾਅਦ ਤੇ ਫਿਰ 

ਇਸਦੇ ਨਾਲੋ-ਨਾਲ ਬੋਲੀ ਆਉਂਦੀ ਹੈ । ਇਹ ਦੋ ਸਭ ਤੋਂ 

ਬੁਨਿਆਦੀ ਉਤਪ੍ਰੇਰਕ ਸਨ ਜਿਹਨਾਂ ਦੇ ਪ੍ਰਭਾਵ ਥੱਲੇ ਏਪ 

(ਵਣਮਾਨਸ) ਦਾ ਦਿਮਾਗ ਹੌਲੀ-ਹੌਲੀ ਮਨੁੱਖੀ ਦਿਮਾਗ 

ਵਿੱਚ ਵਿਕਸਤ ਹੋ ਗਿਆ... (ਮਾਰਕਸ-ਏਂਗਲਜ, 

ਚੋਣਵੀਆਂ ਲਿਖਤਾਂ, ਸੈਂਚੀ 3 ਸਫਾ 69) 

ਬੋਲੀ ਦਾ ਸਭ ਤੋਂ ਪਹਿਲਾ ਕੰਮ ਸਹਿਕਾਰੀ ਕਿਰਤ 
ਵਿੱਚ ਲੱਗੇ ਮਨੁੱਖਾਂ ਦੇ ਆਪਸੀ ਸਬੰਧਾਂ ਦਾ ਮਾਧਿਅਮ ਬਣਨਾ 
ਸੀ। ਆਪਣੇ ਮੂਲ ਰੂਪ ਵਿੱਚ ਇਹ ਕਿਰਤ ਦੇ ਅਮਲ ਦੌਰਾਨ 
ਮਾਨਸਿਕ ਤੇ ਸਰੀਰਕ ਕੋਸ਼ਿਸ਼ਾਂ ਦਾ ਸਚੇਤਨ ਪ੍ਰਗਟਾਵਾ ਸੀ ।ਕਿਰਤ 
ਹੀ ਉਹ ਜਰਖੇਜ ਮਿੱਟੀ ਸੀ ਜਿਸ ਵਿੱਚ ਕੈਠ ਰਾਹੀਂ ਬੋਲੀ ਦਾ 
ਜਨਮ ਹੋਇਆ। 

ਪੈਦਾਵਾਰ ਲਈ ਕਿਰਤ ਰਾਹੀਂ ਹੀ ਮਨੁੱਖ ਨੇ ਕੁਦਰਤੀ 
ਵਰਤਾਰਿਆਂ ਬਾਰੇ, ਕੁਦਰਤ ਨਾਲ ਆਪਣੇ ਸਬੰਧਾਂ ਬਾਰੇ, ਅਤੇ 
ਅਤੇ ਜਿਵੇਂ ਜਿਵੇਂ ਉਸਦੀ ਪੈਦਾਵਾਰ ਦੀ ਮੁਹਾਰਤ ਵਿਕਸਤ ਹੋਈ, 
ਉਵੇਂ ਉਵੇਂ ਉਸਦੇ ਗਿਆਨ ਵਿੱਚ ਵਾਧਾ ਹੁੰਦਾ ਗਿਆ: 

ਮਨੁੱਖ ਦਾ ਗਿਆਨ ਮੁੱਖ ਤੌਰ 'ਤੇ ਉਸਦੀ 

ਪਦਾਰਥਕ ਪੈਦਾਵਾਰ ਦੀ ਸਰਗਰਮੀ ਉੱਤੇ ਨਿਰਭਰ ਕਰਦਾ 

ਹੈ, ਜਿਸ ਰਾਹੀਂ ਉਹ ਹੌਲੀ-ਹੌਲੀ ਕੁਦਰਤ ਦੇ ਵਰਤਾਰਿਆਂ, 

ਵਿਸ਼ੇਸ਼ਤਾਵਾਂ ਤੇ ਨਿਯਮਾਂ ਨੂੰ, ਅਤੇ ਆਪਣੇ ਤੇ ਕੁਦਰਤ 

ਵਿਚਾਲੇ ਸਬੰਧਾਂ ਨੂੰ ਸਮਝਣ ਲੱਗਦਾ ਹੈ; ਅਤੇ ਪੈਦਾਵਾਰ 

ਦੌਰਾਨ ਆਪਣੀ ਸਰਗਰਮੀ ਰਾਹੀਂ ਹੀ ਉਹ ਵੱਖ-ਵੱਖ 

ਸਬੰਧਾਂ ਨੂੰ ਸਮਝਣ ਲੱਗਦਾ ਹੈ । ਇਹਨਾਂ 'ਚੋਂ ਕਿਸੇ ਵੀ 

ਕਿਸਮ ਦਾ ਗਿਆਨ ਪੈਦਾਵਾਰ ਲਈ ਸਰਗਰਮੀ ਤੋਂ ਬਿਨਾਂ 

ਹਾਸਲ ਨਹੀਂ ਕੀਤਾ ਜਾ ਸਕਦਾ। (ਮਾਓ ਜ਼ੇ-ਤੰਗ, 

ਚੋਣਵੀਆਂ ਲਿਖਤਾਂ, ਸੈਂਚੀ 1, ਸਫਾ 295) 


2. ਪੈਦਾਵਾਰੀ ਸਬੈਧ 


ਪੈਦਾਵਾਰ ਦੇ ਉਦੇਸ਼ ਲਈ ਮਨੁੱਖ ਜਿੰਨ੍ਹਾਂ ਸਬਧਾਂ ਵਿੱਚ 


ਬੱਝਦੇ ਹਨ ਉਹਨਾਂ ਦਾ ਆਪਣਾ ਵਿਸ਼ੇਸ਼ ਖਾਸਾ ਹੁੰਦਾ ਹੈ, ਜਿਸਨੂੰ 
ਅਸੀਂ ਸਮਾਜਿਕ ਖਾਸਾ ਆਖਦੇ ਹਾਂ: 
ਪੈਦਾਵਾਰ ਦੌਰਾਨ ਮਨੁੱਖ ਨਾ ਸਿਰਫ ਕੁਦਰਤ 
ਉੱਤੇ ਪ੍ਰਭਾਵ ਪਾਉਂਦੇ ਹਨ, ਸਗੋਂ ਇੱਕ ਦੂਜੇ ਉੱਤੇ ਵੀ 
ਪ੍ਰਭਾਵ ਪਾਉਂਦੇ ਹਨ। ਉਹ ਇੱਕ ਨਿਸ਼ਚਿਤ ਢੰਗ ਦੇ 
ਸਹਿਕਾਰ ਰਾਹੀਂ ਤੇ ਆਪਣੀਆਂ ਸਰਗਰਮੀਆਂ ਨੂੰ ਇੱਕ- 
ਦੂਜੇ ਨਾਲ ਵਟਾਉਂਦੇ ਹੋਏ ਹੀ ਪੈਦਾਵਾਰ ਕਰ ਸਕਦੇ ਹਨ। 
ਪੈਦਾਵਾਰ ਕਰਨ ਲਈ ਉਹਨਾਂ ਨੂੰ ਲਾਜਮੀ ਹੀ ਇੱਕ ਦੂਜੇ 
ਨਾਲ ਜੁੜਨਾ ਤੇ ਸਬੈਧ ਕਾਇਮ ਕਰਨਾ ਪੈਂਦਾ ਹੈ, ਅਤੇ 
ਇਹਨਾਂ ਸਮਾਜਿਕ ਜੋੜਾਂ ਤੇ ਸਬੈਧਾਂ ਦੇ ਘੇਰੇ ਐਦਰ ਹੀ 
ਕੁਦਰਤ ਉੱਤੇ ਉਹਨਾਂ ਦੀ ਸਰਗਰਮੀ, ਭਾਵ ਪੈਦਾਵਾਰ 
ਸੰਭਵ ਹੁੰਦੀ ਹੈ। (ਮਾਰਕਸ-ਏਂਗਲਜ, ਚੋਣਵੀਆਂ 
ਲਿਖਤਾਂ, ਸੈਂਚੀ 1 ਸਫਾ 159) 
ਜਿਵੇਂ ਜਿਵੇਂ ਮਨੁੱਖ ਆਪਣੇ ਸੰਦਾਂ ਨੂੰ ਬਿਹਤਰ 
ਬਣਾਉਂਦਾ ਗਿਆ, ਉਸਦੀ ਕਿਰਤ ਦੀ ਪੈਦਾਵਾਰਤਾ ਵਧਦੀ ਗਈ 
ਹੈ ਤੇ ਉਸਦੇ ਸਮਾਜਿਕ ਸਬੈਧ ਵਧੇਰੇ ਰੁਝਲਦਾਰ ਹੈਦੇ ਗਏ ਹਨ । 
ਇਸ ਤਰ੍ਹਾਂ ਪਹਿਲਾਂ ਧੀਮੀ ਰਫਤਾਰ ਨਾਲ ਤੇ ਫਿਰ ਦਿਨੋਂ-ਦਿਨ 
ਵਧਿਆ। ਉਸਦੇ ਇਤਿਹਾਸ ਨੂੰ ਇਸ ਨਜਰੀਏ ਤੋਂ ਵਾਚਦੇ ਹੋਏ 
ਅਸੀਂ ਦੇਖਦੇ ਹਾਂ ਕਿ ਮੱਢਲੇ ਤੇ ਸੱਭਿਅਕ ਸਮਾਜ ਵਿਚਾਲੇ ਇੱਕ 
ਸਪੱਸਟ ਸਬੈਧ ਸਥਾਪਤ ਕੀਤਾ ਜਾ ਸਕਦਾ ਹੈ; ਅਤੇ ਅਸੀਂ 
ਸੱਭਿਅਕ ਸਮਾਜ ਦੇ ਇਹਨਾਂ ਪੜਾਵਾਂ ਨੂੰ ਵੱਖਰਿਆਂ ਕਰ ਸਕਦੇ 
ਹਾਂ: ਪ੍ਰਾਚੀਨ ਸਮਾਜ, ਜਗੀਰੂ ਸਮਾਜ, ਅਤੇ ਬੁਰਜੂਆ (ਜਾਂ 
ਸਰਮਾਏਦਾਰਾ) ਸਮਾਜ: 
ਇਸ ਤਰ੍ਹਾਂ ਪੈਦਾਵਾਰ ਦੇ ਪਦਾਰਥਕ ਸਾਧਨਾਂ 
ਭਾਵ ਪੈਦਾਵਾਰੀ ਤਾਕਤਾਂ ਵਿੱਚ ਬਦਲਾਅ ਤੇ ਵਿਕਾਸ 
ਨਾਲ ਸਮਾਜਿਕ ਸਬੈਧ ਜਿਹਨਾਂ ਅਦਰ ਵਿਅਕਤੀ 
ਪੈਦਾਵਾਰ ਕਰਦੇ ਹਨ ਭਾਵ ਪੈਦਾਵਾਰ ਦੇ ਸਮਾਜਿਕ ਸਬੈਧ 
ਵੀ ਬਦਲ ਜਾਂਦੇ ਹਨ, ਰੂਪ ਤਬਦੀਲ ਕਰ ਲੈਂਦੇ ਹਨ। 
ਪੈਦਾਵਾਰੀ ਸਬੋਧ ਹੀ ਆਪਣੇ ਕੁਲ ਜੋੜ ਵਿੱਚ ਉਹ ਸਭ 
ਕੁਝ ਹੈ ਜਿਹਨਾਂ ਨੂੰ ਸਮਾਜਿਕ ਰਿਸ਼ਤੇ, ਸਮਾਜ ਤੇ ਖਾਸ 
ਤੌਰ 'ਤੇ ਕਿਸੇ ਸਮਾਜ ਦੇ ਖਾਸ ਲੱਛਣ ਕਿਹਾ ਜਾਂਦਾ ਹੈ। 
ਪ੍ਰਾਚੀਨ ਸਮਾਜ, ਜਗੀਰੂ ਸਮਾਜ ਤੇ ਬੁਰਜੂਆ ਸਮਾਜ 
ਪੈਦਾਵਾਰੀ ਸਬੇਧਾਂ ਦੇ ਅਜਿਹੇ ਹੀ ਕੁਲ ਜੋੜ ਹਨ, ਜਿਹਨਾਂ 
ਵਿੱਚੋਂ ਹਰੇਕ ਨਾਲੋ-ਨਾਲ ਮਨੁੱਖਤਾ ਦੇ ਇਤਿਹਾਸ ਦੇ 
ਇੱਕ ਖਾਸ ਪੜਾਅ ਨੂੰ ਵੀ ਦਰਸਾਉਂਦਾ ਹੈ ।(ਮਾਰਕਸ- 
ਏਂਗਲਜ, ਚੋਣਵੀਆਂ ਲਿਖਤਾਂ, ਸੈਂਚੀ 1 ਸਫਾ 160) 
ਪ੍ਰਾਚੀਨ ਸਮਾਜ ਦੇ ਮੁਕਾਬਲੇ ਸੱਭਿਅਕ ਸਮਾਜ ਦਾ 
ਮੂਲ ਤੱਤ ਜਿਣਸ ਪੈਦਾਵਾਰ ਭਾਵ ਵਟਾਂਦਰੇ ਲਈ ਪੈਦਾਵਾਰ ਦਾ 
ਵਿਕਾਸ ਹੈ। 
ਨਹੀਂ ਹੈਦੀ ਸੀ, ਸਿਰਫ ਵਰਤੋਂ ਲਈ ਪੈਦਾਵਾਰ ਹੈਦੀ ਸੀ।ਪੈਦਾਵਾਰ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਜੁਲਾਈ 2013 ੨ 24 


5।। 58000 0800 5॥101। 0 ੬00੧ 


੧3101੧150016001ਗ1.60।। 


ਤੇ ਖਪਤ ਦੋਵੇਂ ਮੱਢਲੇ ਸਮੂਹ ਦੇ ਪੱਧਰ ਉੱਤੇ ਹੀ ਹੈਦੀ ਸੀ । ਕਿਰਤ 
ਦੀ ਪੈਦਾਵਾਰ ਪੈਦਾਕਾਰਾਂ ਵਿਚਕਾਰ ਵੇਡੀ ਜਾਂਦੀ ਸੀ ।ਕਿਰਤ ਦੀ 
ਪੈਦਾਵਾਰਤਾ ਇੰਨੀ ਘੱਟ ਸੀ ਕਿ ਸਮੁੱਚੇ ਸਮੂਹ ਦੀਆਂ ਕੋਸ਼ਿਸ਼ਾਂ 
ਰਾਹੀਂ ਹੀ ਜਿਉਂਦੇ ਰਹਿਣ ਲਈ ਲੋੜੀਂਦੀ ਪੈਦਾਵਾਰ ਸੈਭਵ ਹੰਦੀ 
ਸੀ। ਕੁਝ ਵੀ ਵਾਫਰ (ਵਾਧੂ) ਨਹੀਂ ਬਚਦਾ ਸੀ। ਵਾਫਰ ਪੈਦਾਵਾਰ 
ਦੀ ਅਣਹੋਂਦ ਵਿੱਚ ਇੱਕ ਮਨੁੱਖ ਦੁਆਰਾ ਦੂਜੇ ਮਨੁੱਖ ਦੀ ਕਿਰਤ 
ਉੱਤੇ ਜਿਉਂਦੇ ਰਹਿ ਸਕਣਾ ਅਸੈਭਵ ਸੀ। ਸਿੱਟੇ ਵਜੋਂ , ਕੋਈ ਲੁੱਟ 
ਦੀ ਹੋਂਦ ਨਹੀਂ ਸੀ ਤੇ ਨਾ ਹੀ ਜਮਾਤੀ ਵੰਡ ਸੀ। 

ਵਾਫਰ ਪੈਦਾਵਾਰ ਦੇ ਹੋਂਦ ਵਿੱਚ ਆ ਜਾਣ ਨਾਲ 
ਅਲੱਗ-ਅਲੱਗ ਪੈਦਾਕਾਰਾਂ ਦੁਆਰਾ ਕਿਰਤ ਦੀਆਂ ਖਾਸ 
ਕਿਸਮਾਂ, ਜਾਂ ਕਿੱਤਿਆਂ ਵਿੱਚ ਮੁਹਾਰਤ ਹਾਸਲ ਕਰ ਸਕਣਾ 
ਸੈਭਵ ਹੋਇਆ । ਕਾਰੀਗਰ ਆਪਣੀ ਲੋੜ ਤੋਂ ਜ਼ਿਆਦਾ ਚੀਜ਼ਾਂ 
ਬਣਾਉਣ ਲੱਗਾ ਤੇ ਵਾਧੂ ਚੀਜ਼ਾਂ ਨੂੰ ਸਮਾਜ ਹਵਾਲੇ ਕਰ ਦਿੰਦਾ 
ਜਿਸ ਦੇ ਇਵਜ ਵਿੱਚ ਉਹ ਗੁਜ਼ਾਰੇ ਦੇ ਸਾਧਨ ਹਾਸਲ ਕਰਦਾ 
ਜਿਹਨਾਂ ਦੀ ਉਹ ਖੁਦ ਪੈਦਾਵਾਰ ਨਹੀਂ ਕਰਦਾ ਸੀ । ਸਮੂਹਕ ਵੰਡ 
ਦਾ ਪ੍ਬੈਧ ਇਹ ਯਕੀਨੀ ਬਣਾਉਂਦਾ ਕਿ ਹਰ ਪੈਦਾਕਾਰ ਆਪਣੀ 
ਕਿਰਤ ਦੇ ਬਰਾਬਰ ਹਾਸਲ ਕਰਦਾ । ਕਿਰਤ ਦੀ ਇਸ ਵੰਡ ਨਾਲ 
ਕਿਰਤ ਦੀ ਪੈਦਾਵਾਰਤਾ, ਅਤੇ ਇਸ ਤਰ੍ਹਾਂ ਵਾਫਰ ਪੈਦਾਵਾਰ ਹੋਰ 
ਵਧ ਗਈ । 

ਵਾਫਰ ਪੈਦਾਵਾਰ ਦੇ ਹੋਰ ਵਧਣ ਨਾਲ, ਇੱਕ 
ਵਿਅਕਤੀ ਲਈ ਇਹ ਸੈਭਵ ਹੋ ਗਿਆ ਕਿ ਆਪਣੀ ਇੱਛਾ 
ਅਨੁਸਾਰ ਆਪਣੀ ਵਾਫਰ ਪੈਦਾਵਾਰ ਨੂੰ ਵੇਚਣ ਦਾ ਹੱਕ ਰੱਖੇ । 
ਵਿਅਕਤੀਗਤ ਕਿਰਤ ਅਤੇ ਸਮੂਹਕ ਵੈਡ ਦੇ ਪ੍ਰਬੋਧ ਵਿਚਕਾਰ 
ਵਿਰੋਧਤਾਈ ਪੈਦਾ ਹੋ ਗਈ। ਇਸਦਾ ਹੱਲ ਵਟਾਂਦਰੇ ਦੇ ਹੋਂਦ 
ਵਿੱਚ ਆਉਣ ਨਾਲ ਹੋਇਆ ਜਿਹੜਾ ਚੀਜ਼ਾਂ ਦੀ ਅਦਲਾ- 
ਬਦਲੀ ਦੇ ਰੂਪ ਵਿੱਚ ਸ਼ੁਰੂ ਹੋਇਆ। ਦੋ ਵਿਅਕਤੀ ਜਿਹਨਾਂ ਨੇ 
ਆਪਣੀ ਲੋੜ ਤੋਂ ਜ਼ਿਆਦਾ ਚੀਜ਼ਾਂ ਦੀ ਪੈਦਾਵਾਰ ਕੀਤੀ ਸੀ, 
ਆਪੋ ਵਿੱਚ ਚੀਜ਼ਾਂ ਨੂੰ ਵਟਾ ਲੈਂਦੇ। ਅਜਿਹੀ ਸਰਗਰਮੀ ਵਿੱਚ 
ਇਹ ਹੋਣਾ ਹੀ ਸੀ ਕਿ ਉਹ ਇੱਕ ਦੂਜੇ ਦੀਆਂ ਚੀਜ਼ਾਂ ਵਿੱਚ 
ਨਿੱਜੀ ਮਾਲਕੀ ਦਾ ਹੱਕ ਦੇਖਦੇ । ਜਿਵੇਂ ਜਿਵੇਂ ਵਟਾਂਦਰਾ ਵਧੇਰੇ 
ਪ੍ਰਚਲਿਤ ਹੁੰਦਾ ਗਿਆ, ਉਵੇਂ ਪੈਦਾਕਾਰ ਵਧੇਰੇ ਤੋਂ ਵਧੇਰੇ ਵਟਾਂਦਰੇ 
ਲਈ ਚੀਜ਼ਾਂ ਦੀ ਪੈਦਾਵਾਰ ਕਰਨ ਲੱਗੇ । ਵਟਾਂਦਰੇ ਲਈ ਪੈਦਾਵਾਰ 
ਖਪਤ ਲਈ ਪੈਦਾਵਾਰ ਦੀ ਥਾਂ ਲੈਣ ਲੱਗੀ । 

ਇਹਨਾਂ ਬਦਲਾਵਾਂ ਦੀ ਅੱਗੇ ਹੋਰ ਚਰਚਾ ਕੀਤੀ 
ਜਾਵੇਗੀ। ਇੱਥੇ ਸਿਰਫ ਉਹਨਾਂ ਦਾ ਸੈਖੇਪ ਤੇ ਸਰਲ ਰੂਪ 'ਚ 
ਵਰਣਨ ਕੀਤਾ ਗਿਆ ਹੈ ਤਾਂ ਕਿ ਸੱਭਿਅਕ ਸਮਾਜ ਦੇ ਆਪਣੇ 
ਮੁੱਢ ਲੈ ਕੇ ਤੋਂ ਅੱਜ ਤੱਕ ਦੇ ਵਿਕਾਸ ਦੀ ਪ੍ਰਕਿਰਿਆ ਦੇ ਮੂਲ 
ਤੱਤ ਵੱਲ ਧਿਆਨ ਦਵਾਇਆ ਜਾ ਸਕੇ । ਬਿਨਾਂ ਸ਼ੱਕ , ਹੋਰ ਬਹੁਤ 
ਸਾਰੇ ਫਰਕ ਹਨ ਜੋ ਸੱਭਿਅਕ ਸਮਾਜ ਨੂੰ ਪ੍ਰਾਚੀਨ ਸਮਾਜ ਤੋਂ 
ਦਾ ਵਿਕਾਸ ਹੈ: 

ਸੱਭਿਅਤਾ ਸਮਾਜ ਦੇ ਵਿਕਾਸ ਦਾ ਉਹ 
ਪੜਾਅ ਹੈ ਜਿਸ ਵਿੱਚ ਕਿਰਤ ਵੰਡ , ਇਸ ਦੇ ਸਿੱਟੇ ਵਜੋਂ 


ਪੈਦਾ ਹੋਇਆ ਵਿਅਕਤੀਆਂ ਵਿਚਾਲੇ ਚੀਜ਼ਾਂ ਦਾ 
ਵਟਾਂਦਰਾ, ਅਤੇ ਜਿਣਸ ਪੈਦਾਵਾਰ ਜੋ ਇਹਨਾਂ ਦੋਵਾਂ ਨੂੰ 
ਜੋੜਦੀ ਹੈ, ਆਪਣੇ ਵਿਕਾਸ ਦੇ ਸਭ ਤੋਂ ਉੱਚੇ ਰੂਪ ਵਿੱਚ 
ਪ੍ਰਗਟ ਹੁੰਦੀ ਹੈ ਅਤੇ ਅਤੀਤ ਦੇ ਪੂਰੇ ਸਮਾਜ ਦਾ 
ਇਨਕਲਾਬੀਕਰਨ ਕਰ ਦਿੰਦੀ ਹੈ ।(ਮਾਰਕਸ-ਏਂਗਲਜ, 
ਚੋਣਵੀਆਂ ਲਿਖਤਾਂ, ਸੈਂਚੀ 3 ਸਫਾ 330) 


3. ਵਰਤੋਂ ਕਦਰ ਅਤੇ ਵਟਾਂਦਰਾ ਕਦਰ 


ਕਿਰਤ ਕਦਰ ਪੈਦਾ ਕਰਦੀ ਹੈ। ਇੱਕ ਟੁੱਟ ਕੇ ਡਿੱਗੇ 
ਰੁੱਖ ਦੀ ਕੋਈ ਕਦਰ ਨਹੀਂ ਹੈ; ਪ੍ਰਤੂ ਇਸਨੂੰ ਕੱਟ ਲਿਆ ਜਾਵੇ ਤਾਂ 
ਇਹ ਬਾਲਣ ਦੇ ਕੌਮ ਆ ਸਕਦਾ ਹੈ, ਜਾਂ ਫਿਰ, ਜੇ ਇਸ ਦੇ ਫੱਟੇ 
ਬਣਾ ਲਏ ਜਾਣ ਤਾਂ ਤਰਖਾਣ ਲਈ ਕੱਚੇ ਮਾਲ ਦਾ ਕੌਮ ਦੇ 
ਸਕਦਾ ਹੈ। ਕਿਸੇ ਲੋੜ ਦੀ ਪੂਰਤੀ ਲਈ ਆਪਣੀ ਰੂਪਬਦਲੀ 
ਨਾਲ ਕੁਦਰਤੀ ਚੀਜ਼ਾਂ ਵਿੱਚ ਇੱਕ ਨਵੀਂ ਖੂਬੀ ਜਮ੍ਹਾਂ ਹੋ ਜਾਂਦੀ ਹੈ 
ਜਿਸਨੂੰ ਅਸੀਂ ਕਦਰ ਕਹਿੰਦੇ ਹਾਂ। 
ਵਰਤੋਂ ਕਦਰ ਕਿਰਤ ਦੀ ਉਹ ਪੈਦਾਵਾਰ ਹੈ ਜਿਹੜੀ 
ਸਿਰਫ ਖਪਤ ਲਈ ਪੈਦਾ ਕੀਤੀ ਜਾਂਦੀ ਹੈ।ਇੱਕ ਵਟਾਂਦਰਾ ਕਦਰ 
ਜਾਂ ਜਿਣਸ ਵੀ ਆਖਿਰ 'ਚ ਵਰਤੀ ਹੀ ਜਾਣੀ ਹੁੰਦੀ ਹੈ ਪਰ ਉਹ 
ਦੂਜੀਆਂ ਜਿਣਸਾਂ ਨਾਲ ਵਟਾਂਦਰੇ ਲਈ ਭਾਵ ਖਰੀਦ-ਵੇਚ ਲਈ 
ਪੈਦਾ ਕੀਤੀ ਜਾਂਦੀ ਹੈ: 
ਜਿਹੜੀ ਮਨੁੱਖ ਦੀ ਕਿਸੇ ਲੋੜ ਦੀ ਪੂਰਤੀ ਕਰਦੀ ਹੈ; 
ਇਸ ਤੋਂ ਬਾਅਦ ਇਹ ਇੱਕ ਚੀਜ ਹੈ ਜਿਹੜੀ ਕਿਸੇ ਦੂਸਰੀ 
ਚੀਜ ਨਾਲ ਵਟਾਈ ਜਾ ਸਕਦੀ ਹੈ। ਇੱਕ ਚੀਜ ਦੀ 
ਉਪਯੋਗਤਾ ਇਸਨੂੰ ਵਰਤੋਂ-ਕਦਰ ਬਣਾਉਂਦੀ ਹੈ।ਵਟਾਂਦਰਾ 
ਕਦਰ (ਜਾਂ ਸਿਰਫ, ਕਦਰ) ਸਭ ਤੋ ਪਹਿਲਾਂ ਇੱਕ 
ਅਨੁਪਾਤ, ਇੱਕ ਮਾਪ ਹੈ ਜਿਸ ਦੇ ਰਾਹੀਂ ਕਿਸੇ ਇੱਕ 
ਕਿਸਮ ਦੀਆਂ ਵਰਤੋਂ-ਕਦਰਾਂ ਦੀ ਖਾਸ ਮਿਕਦਾਰ ਨੂੰ ਕਿਸੇ 
ਦੂਜੀ ਕਿਸਮ ਦੀਆਂ ਵਰਤੋਂ-ਕਦਰਾਂ ਦੀ ਖਾਸ ਮਿਕਦਾਰ 
ਨਾਲ ਵਟਾਇਆ ਜਾ ਸਕਦਾ ਹੈ। (ਲੈਨਿਨ ਸਮੁੱਚੀਆਂ 
ਲਿਖਤਾਂ, ਸੈਂਚੀ 21 , ਸਫਾ 59) 
ਅਤੇ ਪੈਦਾਵਾਰ ਦੇ ਸਾਧਨਾਂ ਦੀ ਸਾਂਝੀ ਮਾਲਕੀ ਉੱਤੇ ਟਿਕਿਆ 
ਹੁੰਦਾ ਹੈ।ਸਮਾਜ ਦੀ ਸਮੂਹਿਕ ਜਥੇਬੋਦੀ ਇਹ ਦਰਸਾਉਂਦੀ ਹੈ ਕਿ 
ਪੈਦਾਵਾਰਤਾ ਦੇ ਨੀਵੇਂ ਪੱਧਰ ਕਾਰਨ ਇਹ ਸੈਭਵ ਨਹੀਂ ਹੈ ਕਿ 
ਇਸਦੇ ਅਲੱਗ-ਅਲੱਗ ਮੈਂਬਰ ਇੱਕ-ਦੂਸਰੇ ਤੋਂ ਵੱਖਰੇ ਜਿਉਂਦੇ 
ਰਹਿ ਸਕਣ: 
ਮਨੁੱਖੀ ਵਿਕਾਸ ਦੇ ਮੁੱਢਲੇ ਦੌਰ ਵਿੱਚ, 
ਟੱਪਰੀਵਾਸਾਂ ਵਜੋਂ ਜੀਵਨ ਬਸਰ ਕਰਨ ਵਾਲੀਆਂ ਨਸਲਾਂ, 
ਜਾਂ ਫਿਰ ਭਾਰਤੀ ਸਮੁਦਾਇਆਂ ਵਿਚਲੀ ਖੇਤੀ ਅਦਰ 
ਮਿਲਣ ਵਾਲੀ ਸਹਿਕਾਰਤਾ, ਇੱਕ ਪਾਸੇ ਪੈਦਾਵਾਰ ਦੇ 
ਸਾਧਨਾਂ ਦੀ ਸਾਂਝੀ ਮਾਲਕੀ ਉੱਤੇ ਟਿਕੀ ਹੰਦੀ ਹੈ, ਅਤੇ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ > ਜੁਲਾਈ 2013 ੨ 25 


5।। 58000 0800 5॥10। 0 ੬00੧ 


੧3101੧੧150016001ਗ1.60।। 


ਦੂਜੇ ਪਾਸੇ ਇਸ ਗੱਲ ਉੱਤੇ ਟਿਕੀ ਹੁੰਦੀ ਹੈ ਕਿ ਇਹਨਾਂ 
ਆਪਣਾ ਨਾੜੂਆ ਓਨਾ ਕੁ ਹੀ ਅੱਡ ਕੀਤਾ ਹੁੰਦਾ ਹੈ 
ਜਿੰਨਾ ਕੁ ਇੱਕ ਸ਼ਹਿਦ ਦੀ ਮੱਖੀ ਨੇ ਖੁਦ ਨੂੰ ਆਪਣੇ ਛੱਤੇ 
ਤੋਂ ਅਜ਼ਾਦ ਕੀਤਾ ਹੈਦਾ ਹੈ।(ਸਰਮਾਇਆ, ਪਹਿਲੀ ਸੈਂਚੀ, 
ਸਫਾ 334) 
ਸੈਸਾਰ ਦੇ ਪਛੜੇ ਹਿੱਸਿਆਂ ਵਿੱਚ ਅਜਿਹੇ ਭਾਈਚਾਰੇ 
ਆਧਨਿਕ ਕਾਲ ਤੱਕ ਵੀ ਬਚੇ ਹੋਏ ਹਨ ਉਦਾਹਰਨ ਵਜੋਂ ਭਾਰਤੀ 
ਪੱਡੂ ਭਾਈਚਾਰੇ ਜਿੰਨ੍ਹਾਂ ਦੀ ਚਰਚਾ ਮਾਰਕਸ ਨੇ ਕੀਤੀ ਹੈ: 
ਇਹਨਾਂ ਛੋਟੇ ਤੇ ਬਹੁਤ ਹੀ ਪ੍ਰਾਚੀਨ ਭਾਰਤੀ 
ਭਾਈਚਾਰਿਆਂ ਦੀ ਬੁਨਿਆਦ ਜਿੰਨ੍ਹਾਂ ਵਿੱਚੋਂ ਕੁਝ ਅੱਜ 
ਤੱਕ ਬਚੇ ਹੋਏ ਹਨ, ਜਮੀਨ ਦੀ ਸਾਂਝੀ ਮਾਲਕੀ, ਖੇਤੀ ਤੇ 
ਦਸਤਕਾਰੀ ਨੂੰ ਮਿਲਾਉਣ, ਅਤੇ ਕਿਰਤ ਦੀ ਅਬਦਲ 
ਵੰਡ ਜਿਹੜੀ ਨਵਾਂ ਭਾਈਚਾਰਾ ਕਾਇਮ ਕਰਨ ਲਈ 
ਤਿਆਰਸ਼ਦਾ ਸਕੀਮ ਦਾ ਕੌਮ ਕਰਦੀ ਹੈ, ਉੱਤੇ ਟਿਕੀ 
ਹੋਈ ਹੈ। ਕੁਝ ਸੈਂਕੜੇ ਏਕੜਾਂ ਤੋਂ ਲੈ ਕੇ ਕਈ ਹਜ਼ਾਰ ਏਕੜਾਂ 
ਤੱਕ ਫੈਲਿਆ ਹੋਇਆ ਇਸ ਤਰ੍ਹਾਂ ਦਾ ਹਰ ਭਾਈਚਾਰਾ 
ਆਪਣੇ ਲਈ ਲੋੜੀਂਦਾ ਸਭ ਕੁਝ ਪੈਦਾ ਕਰਦਾ ਹੈ।ਪੈਦਾ 
ਕੀਤੀਆਂ ਚੀਜ਼ਾਂ ਦਾ ਵੱਡਾ ਹਿੱਸਾ ਭਾਈਚਾਰਾ ਦੀ ਖਪਤ 
ਲਈ ਹੁੰਦਾ ਹੈ ਅਤੇ ਜਿਣਸ ਦਾ ਰੂਪ ਨਹੀਂ ਧਾਰਦਾ। 
(ਸਰਮਾਇਆ, ਪਹਿਲੀ ਸੈਂਚੀ, ਸਫਾ 357; ਵਿਸਥਾਰ ਲਈ 
ਦੇਖੋ ਏਂਗਲਜ, ਡੂਹਰਿਗ ਵਿਰੁੱਧ, ਸਫਾ 197) 
ਕੀਤੀਆਂ ਚੀਜ਼ਾਂ ਵਰਤੋਂ-ਕਦਰਾਂ ਹਨ, ਨਾ ਕਿ ਵਟਾਂਦਰਾ ਕਦਰਾਂ । 
ਅਜਿਹਾ ਨਹੀਂ ਹੈ ਕਿ ਉਹਨਾਂ ਦੀ ਖਪਤ ਸਿੱਧੇ ਵਿਅਕਤੀਗਤ 
ਪੈਦਾਕਾਰ ਹੀ ਕਰ ਲੈਂਦੇ ਹਨ, ਸਗੋਂ ਉਹ ਸਮੁੱਚੇ ਭਾਈਚਾਰੇ ਵਿੱਚ 
ਇਸ ਤਰ੍ਹਾਂ ਵੰਡੀਆਂ ਜਾਂਦੀਆਂ ਹਨ ਕਿ ਹਰ ਇੱਕ ਨੂੰ ਉਸਦੀ 
ਪੈਦਾਵਾਰ ਦੇ ਬਰਾਬਰ ਦਾ ਹਿੱਸਾ ਮਿਲ ਜਾਂਦਾ ਹੈ। ਵੱਖ-ਵੱਖ 
ਚੀਜ਼ਾਂ ਦੀ ਵਰਤੋਂ-ਕਦਰ ਉਹਨਾਂ ਨੂੰ ਬਣਾਉਣ ਖਰਚੇ ਗਏ ਸਮੇਂ 
ਤੋਂ ਤੈਅ ਕੀਤੀ ਜਾਂਦੀ ਹੈ (ਸਰਮਾਇਆ, ਪਹਿਲੀ ਸੈੱਚੀ, ਸਫਾ 
357; ਤੀਜੀ ਸੈਂਚੀ, ਸਫਾ 874)। 
ਅਖਿਆਈ ਪੇਸ਼ ਨਹੀਂ ਕਰਦੀਆਂ ਕਿਉਂਕਿ ਕਿਰਤ ਦੀ ਵਡ ਸਰਲ 
ਹੈਦੀ ਹੈ ਅਤੇ ਭਾਈਚਾਰੇ ਦੇ ਸਾਰੇ ਮੈਂਬਰ ਵਿਅਕਤੀਗਤ ਸਬੋਧਾਂ 
ਰਾਹੀਂ ਇੱਕ-ਦੂਜੇ ਨਾਲ ਜੁੜੇ ਹੈਦੇ ਹਨ ।ਜਿੰਨਾ ਚਿਰ ਇਹ ਹਾਲਤਾਂ 
ਬਣੀਆਂ ਰਹਿੰਦੀਆਂ ਹਨ, ਓਨਾ ਚਿਰ ਕਿਰਤ ਦੀਆਂ ਪੈਦਾ 
ਕੀਤੀਆਂ ਚੀਜ਼ਾਂ ਦੀ ਵੰਡ ਸਮਾਜਿਕ ਕੈਟਰੋਲ ਵਿੱਚ ਰਹਿੰਦੀ ਹੈ । 
ਦੇਰ ਸਵੇਰ, ਬਾਹਰੀ ਤਾਕਤਾਂ ਦੇ ਦਬਾਅ ਅੱਗੇ ਝੁਕਦੇ 
ਹੋਏ ਅਤੇ ਵਿਅਕਤੀਗਤ ਪੈਦਾਵਾਰ ਤੇ ਸਮੂਹਿਕ ਮਾਲਕੀ ਵਿਚਾਲੇ 
ਪੈਦਾ ਹੋਈ ਵਿਰੋਧਤਾਈ ਕਾਰਨ ਇਹ ਭਾਈਚਾਰੇ ਵੀ ਬਦਲਦੇ 
ਹਨ । ਵਟਾਂਦਰੇ ਲਈ ਪੈਦਾਵਾਰ ਦੇ ਵਿਕਸਤ ਹੋਣ ਨਾਲ, ਕਿਰਤ 


ਹੁੰਦਾ ਹੈ ਜਿਹੜੇ ਹੁਣ ਉਹਨਾਂ ਚੀਜ਼ਾਂ ਦੇ ਮਾਲਕ ਹੁੰਦੇ ਹਨ ਜੋ ਉਹ 
ਪੈਦਾ ਕਰਦੇ ਹਨ। ਉਹ ਖੁਦ ਨੂੰ ਉਹਨਾਂ ਭਾਈਚਾਰਕ ਰੋਕਾਂ ਤੋਂ 
ਮੁਕਤ ਕਰ ਲੈਂਦੇ ਹਨ ਜਿਹੜੀਆਂ ਪੈਦਾਵਾਰ ਦੇ ਵਿਕਾਸ ਵਿੱਚ 
ਅੜਿੱਕਾ ਬਣ ਰਹੀਆਂ ਸਨ, ਪ੍ਰਤੂ ਉਸੇ ਸਮੇਂ ਹੀ ਉਹ ਇੱਕ ਨਵੇਂ 
ਦਾ ਕੋਈ ਕੰਟਰੋਲ ਨਹੀਂ ਹੰਦਾ। 
ਕਬੀਲੇ, ਇਰੋਕੁਇਸ ਦੀ ਪ੍ਰਾਚੀਨ ਯੂਨਾਨੀਆਂ ਨਾਲ ਤੁਲਨਾ ਕਰਕੇ 
ਦਰਸਾਉਂਦੇ ਹਨ: 
ਇਰੋਕੁਇਸ ਅਜੇ ਕੁਦਰਤ ਨੂੰ ਕੌਟਰੋਲ ਕਰਨ 
ਦੇ ਪੜਾਅ ਤੋਂ ਬਹੁਤ ਦੂਰ ਸਨ, ਪਰ ਕੁਦਰਤੀ ਤਾਕਤਾਂ 
ਦੇ ਐਦਰ ਉਹ ਆਪਣੀ ਪੈਦਾਵਾਰ ਨੂੰ ਜਰੂਰ ਕੰਟਰੋਲ ਕਰਦੇ 
ਹਨ । ਉਹਨਾਂ ਦੇ ਛੋਟੇ-ਛੋਟੇ ਬਗੀਚਿਆਂ ਦੇ ਮਾੜੇ ਝਾੜ, 
ਉਹਨਾਂ ਦੇ ਦਰਿਆਵਾਂ ਜਾਂ ਝੀਲਾਂ ਵਿੱਚ ਮੱਛੀਆਂ ਦੇ 
ਭੰਡਾਰਾਂ `ਚ ਕਮੀ ਜਾਂ ਫਿਰ ਉਹਨਾਂ ਦੇ ਜੈਗਲਾਂ ਵਿੱਚ 
ਸ਼ਿਕਾਰ ਦੀ ਕਮੀ ਦੇ ਕੀ ਨਤੀਜੇ ਹੋ ਸਕਦੇ ਸਨ, ਇਹ 
ਪੈਦਾਵਾਰ ਬਹੁਤ ਨੀਵੇਂ ਪੱਧਰ ਉੱਤੇ ਸੀ ਪਰ ਪੈਦਾਕਾਰ 
ਪ੍ਰਤੂ ਯੂਨਾਨੀਆਂ ਦੇ ਮਾਮਲੇ 'ਚ ਅਜਿਹਾ ਨਹੀਂ 
ਸੀ। ਪਸ਼ੂਆਂ ਦੇ ਇੱਜੜਾਂ ਤੇ ਅੱਯਾਸ਼ੀ ਦੀਆਂ ਚੀਜ਼ਾਂ ਦੇ 
ਰੂਪ ਵਿੱਚ ਨਿੱਜੀ ਜਾਇਦਾਦ ਦੇ ਪੈਦਾ ਹੋ ਜਾਣ ਨਾਲ 
ਵਿਅਕਤੀਆਂ ਵਿਚਕਾਰ ਵਟਾਂਦਰੇ ਦੀ ਸ਼ਰੂਆਤ ਹੋਈ 
ਅਤੇ ਉਤਪਾਦਾਂ ਦੀ ਜਿਣਸਾਂ ਵਿੱਚ ਰੂਪਬਦਲੀ ਹੋ ਗਈ । 
ਅਤੇ ਇੱਥੇ ਹੀ ਬਾਅਦ ਵਿੱਚ ਆਉਣ ਵਾਲੀ 
ਕਾਇਆਪਲਟੀ ਦੇ ਬੀਜ ਮੌਜੂਦ ਸਨ। ਜਦ ਉਹ ਸਮਾਂ 
ਆ ਗਿਆ ਜਦੋਂ ਪੈਦਾਕਾਰ ਆਪਣੀਆਂ ਧੈਦਾ ਕੀਤੀਆਂ 
ਚੀਜ਼ਾਂ ਦੀ ਖ਼ੁਦ ਵਰਤੋਂ ਨਹੀਂ ਕਰਦੇ ਸਨ, ਸਗੋਂ ਉਹਨਾਂ ਨੂੰ 
ਵਟਾਂਦਰੇ ਲਈ ਆਪਣੇ ਹੱਥੋਂ ਨਿਕਲ ਜਾਣ ਦਿੰਦੇ ਸਨ, 
ਤਾਂ ਉਹ ਆਪਣੀ ਧੈਦਾਵਾਰ ਦਾ ਕੰਟਰੋਲ ਖੋ ਬੈਠੇ ਸਨ । 
ਉਹ ਨਹੀਂ ਜਾਣਦੇ ਸਨ ਕਿ ਉਸ ਦਾ ਕੀ ਬਣਿਆ ਹੋਵੇਗਾ। 
ਇਹ ਸੈਭਾਵਨਾ ਧੈਦਾ ਹੋ ਗਈ ਕਿ ਇੱਕ ਦਿਨ ਉਸਦੀ 
ਵਰਤੋਂ ਪੈਦਾਕਾਰ ਦੇ ਖਿਲਾਫ ਉਸਨੂੰ ਲੁੱਟਣ ਤੇ ਦਬਾਉਣ 
ਲਈ ਕੀਤੀ ਜਾ ਸਕਦੀ ।(ਮਾਰਕਸ-ਏਂਗਲਜ ਚੋਣਵੀਆਂ 
ਲਿਖਤਾਂ, ਸੈਂਚੀ 3, ਸਫਾ 278) 
ਜਿਣਸ ਧੈਦਾਵਾਰ ਦੇ ਸਦਕਾ ਹੀ ਮਨੁੱਖ ਆਪਣੀ 
ਪੈਦਾਵਾਰ ਦੀ ਸਮਰੱਥਾ ਨੂੰ ਵਧਾਉਣ ਅਤੇ ਸਿੱਟੇ ਵਜੋਂ ਕੁਦਰਤ 
ਉੱਤੇ ਕਲਪਨਾ ਤੋਂ ਪਰ੍ਹੇ ਤੱਕ ਕੰਟਰੋਲ ਕਰ ਸਕਣ 'ਚ ਕਾਮਯਾਬ 
ਹੋਇਆ, ਪ੍ਰੰਤੂ ਉਸੇ ਸਮੇਂ ਹੀ ਉਹ ਆਪਣੇ ਸਮਾਜਿਕ ਸਬੰਧਾਂ ਤੋਂ 
ਕੰਟਰੋਲ ਖੋ ਬੈਠਿਆ। % 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਜੁਲਾਈ 2013 ੨ 26 


5।। 58000 0800 5॥101। 0 ੬00੧ 


੧3101੧੧150016001ਗ1.60।। 


ਜਿਣਸ ਪੈਦਾਵਾਰ 


# ਜਾਰਜ ਥਾਸਨ 


1. ਠੋਸ ਅਤੇ ਅਮੂਰਤ ਕਿਰਤ 

ਇੱਕ ਜਿਣਸ ਕਿਰਤ ਦੀ ਉਹ ਉਪਜ ਹੈ ਜਿਸ ਵਿੱਚ 
ਵਰਤੋਂ-ਕਦਰ ਦੇ ਨਾਲ ਵਟਾਂਦਰਾ-ਕਦਰ ਜੁੜੀ ਹੋਈ ਹੈ। ਜੇ 
ਇਸਦੀ ਕੋਈ ਵਰਤੋਂ-ਕਦਰ ਨਹੀ ਹੈ ਤਾਂ ਇਸਦੀ ਕੋਈ 
ਵਟਾਂਦਰਾ-ਕਦਰ ਨਹੀਂ ਹੋਵੇਗੀ ।ਕੋਈ ਵੀ ਇਸਨੂੰ ਖਰੀਦਣਾ ਨਹੀਂ 
ਚਾਹੇਗਾ ਜੇ ਇਹ ਕਿਸੇ ਕੌਮ ਦੀ ਨਹੀਂ । ਦੂਜੇ ਪਾਸੇ, ਕਿਉਂਕਿ 
ਇਸਨੂੰ ਪੈਦਾ ਹੀ ਵੇਚਣ ਲਈ ਕੀਤਾ ਗਿਆ ਹੈ, ਇਸ ਲਈ 
ਇਸਦੀ ਵਰਤੋਂ-ਕਦਰ ਸਿਰਫ ਇਸਦੀ ਵਟਾਂਦਰਾ-ਕਦਰ ਰਾਹੀਂ 
ਸਾਕਾਰੀ ਜਾਵੇਗੀ। ਇਸ ਲਈ, ਜਦੋਂ ਅਸੀਂ ਆਮ ਤੌਰ 'ਤੇ ਕਿਸੇ 
ਜਿਣਸ ਦੀ ਕਦਰ ਦੀ ਗੱਲ ਕਰਦੇ ਹਾਂ ਤਾਂ ਸਾਡਾ ਭਾਵ ਉਸਦੀ 
ਵਟਾਂਦਰਾ-ਕਦਰ ਤੋਂ ਹੈਦਾ ਹੈ। 

ਵੱਖ-ਵੱਖ ਜਿਣਸਾਂ ਦੀ ਵੱਖੋ-ਵੱਖਰੀ ਵਰਤੋਂ-ਕਦਰ 
ਹੌਦੀ ਹੈ ਕਿਉਂਕਿ ਉਹ ਵੱਖੋ-ਵੱਖਰੀ ਕਿਰਤ ਦੀ ਪੈਦਾਵਾਰ 
ਹੁੰਦੀਆਂ ਹਨ ਉਦਾਹਰਨ ਵਜੋਂ ਸੂਤ ਤੇ ਚਮੜਾ: 

ਕੇਵਲ ਅਜਿਹੇ ਉਤਪਾਦ ਹੀ ਇੱਕ ਦੂਜੇ 

ਦੇ ਸਬੈਧ ਵਿੱਚ ਜਿਣਸਾਂ ਬਣ ਸਕਦੇ ਹਨ ਜਿਹੜੇ 

ਵੱਖੋ-ਵੱਖਰੇ ਕਿਰਤ ਅਮਲਾਂ ਦਾ ਨਤੀਜਾ ਹੋਣ , ਹਰ 

ਕਿਰਤ ਅਮਲ ਅਜ਼ਾਦਾਨਾ ਹੋਵੇ ਤੇ ਅਲੱਗ-ਅਲੱਗ 

ਵਿਅਕਤੀਆਂ ਵੱਲੋਂ ਕੀਤਾ ਗਿਆ ਹੋਂਵੇ। 

(ਸਰਮਾਇਆ, ਸੈਂਚੀ 1, ਸਫਾ 42) 

ਨਾਲ ਹੀ, ਸਿਰਫ ਇੰਨਾ ਹੀ ਕਾਫੀ ਨਹੀਂ ਹੈ ਕਿ 
ਵਟਾਂਦਰੇ ਅਧੀਨ ਉਪਜਾਂ ਸਿਫ਼ਤੀ ਤੌਰ 'ਤੇ ਭਿੰਨ ਹੋਣ, ਸਗੋਂ ਇਹ 
ਵੀ ਜਰੂਰੀ ਹੈ ਕਿ ਉਹ ਮਿਕਦਾਰ ਪੱਖੋਂ ਇੱਕੋਂ-ਜਿਹੇ ਹੋਣ ਭਾਵ 
ਕਿ ਉਹਨਾਂ ਵਿੱਚ ਕਿਸੇ ਖਾਸ ਗੁਣ ਦੀ ਇੱਕੋ ਜਿੰਨੀ ਮਿਕਦਾਰ 
ਹੋਣੀ ਚਾਹੀਦੀ ਹੈ। ਇਹ ਗੁਣ ਕਿਰਤ ਹੈ। 

ਵਰਤੋਂ-ਕਦਰਾਂ ਵਜੋਂ, ਜਿਣਸਾਂ ਸਭ ਤੋਂ ਪਹਿਲਾਂ ਵੱਖ- 
ਵੱਖ ਗੁਣ ਰੱਖਦੀਆਂ ਹਨ, ਪ੍ਰੰਤੂ ਵਟਾਂਦਰਾ-ਕਦਰਾਂ ਵਜੋਂ ਉਹ 
ਬਸ ਮਿਕਦਾਰਾਂ ਹੀ ਹੈਦੀਆਂ ਹਨ ਅਤੇ ਇਸੇ ਕਰਕੇ ਉਹਨਾਂ ਵਿੱਚ 
ਵਰਤੋਂ-ਕਦਰ ਦਾ ਕੋਈ ਔਸ਼ ਨਹੀਂ ਹੰਦਾ: 

ਜੇ ਅਸੀਂ ਜਿਣਸਾਂ ਦੀ ਵਰਤੋਂ ਕਦਰ ਨੂੰ 

ਲਾਂਭੇ ਰੱਖ ਦੇਈਏ ਤਾਂ ਉਹਨਾਂ ਵਿੱਚ ਬਸ ਇੱਕੋ ਸਾਂਝੀ 

ਵਿਸ਼ੇਸ਼ਤਾ ਰਹਿ ਜਾਂਦੀ ਹੈ, ਉਹ ਇਹ ਕਿ ਉਹ ਸਭ 

ਕਿਰਤ ਦੀ ਪੈਦਾਵਾਰ ਹਨ। ਪਰ ਖੁਦ ਕਿਰਤ ਦੀ 

ਤਬਦੀਲੀ ਆ ਗਈ ਹੁੰਦੀ ਹੈ। ਜੇ ਅਸੀਂ ਇਸਦੀ 

ਵਰਤੋਂ-ਕਦਰ ਤੋਂ ਇਹਨੂੰ ਵੱਖ ਕਰ ਕੇ ਦੇਖਦੇ ਹਾਂ ਤਾਂ 

ਹੋ ਜਾਂਦੇ ਹਾਂ ਜਿਹੜੇ ਕਿਸੇ ਉਪਜ ਨੂੰ ਵਰਤੋਂ-ਕਦਰ 


ਮਕਾਨ, ਧਾਗਾ ਜਾਂ ਹੋਰ ਕੋਈ ਵਰਤੋਂ ਯੋਗ ਚੀਜ ਵਜੋਂ 
ਨਹੀਂ ਦੇਖਦੇ। ਇਸਦੀ ਪਦਾਰਥਕ ਹੋਂਦ ਨੂੰ ਹੀ ਲਾਂਭੇ 
ਕਰ ਦਿੱਤਾ ਜਾਂਦਾ ਹੈ। ਨਾ ਹੀ ਇਹ ਹੁਣ ਕਿਸੇ 
ਤਰਖਾਣ, ਰਾਜ ਮਿਸਤਰੀ, ਜੁਲਾਹਾ ਜਾਂ ਕਿਸੇ ਹੋਰ 
ਕਾਮੇ ਦੀ ਕਿਰਤ ਦੀ ਪੈਦਾਵਾਰ ਵਜੋਂ ਸਮਝੀ ਜਾ ਸਕਦੀ 
ਹੈ।ਖੁਦ ਉਪਜਾਂ ਦੇ ਵਰਤੋਂ ਯੋਗ ਗੁਣਾਂ ਦੇ ਨਾਲ, ਅਸੀਂ 
ਇਨ੍ਹਾਂ ਵਿੱਚ ਸਾਕਾਰ ਹੋ ਚੁੱਕੀ ਵੱਖੋ-ਵੱਖਰੀ ਕਿਸਮ 
ਦੀ ਕਿਰਤ ਦੇ ਵਰਤੋਂ ਯੋਗ ਖਾਸੇ ਅਤੇ ਉਸ ਕਿਰਤ ਦੇ 
ਠੌਸ ਰੂਪਾਂ , ਦੋਵਾਂ ਨੂੰ ਅੱਖੋਂ ਉਹਲੇ ਕਰਦੇ ਹਾਂ; ਇਹਨਾਂ 
ਵਿੱਚ ਹੁਣ ਕੁਝ ਨਹੀਂ ਬਚਦਾ ਸਿਵਾਏ ਉਸ ਚੀਜ ਦੇ 
ਜੋ ਇਹਨਾਂ ਸਭਨਾਂ ਵਿੱਚ ਸਾਂਝੀ ਹੈ; ਸਭ ਉਪਜਾਂ ਇੱਕੋ 
ਹੀ ਕਿਸਮ ਦੀ ਕਿਰਤ, ਅਮੂਰਤ ਮਨੁੱਖੀ ਕਿਰਤ ਤੱਕ 
ਸਿਮਟ ਜਾਂਦੀਆਂ ਹਨ।(ਮਾਰਕਸ, ਸਰਮਾਇਆ, ਸੈਂਚੀ 
1, ਸਫ਼ਾ 37) 
ਉਹਨਾਂ ਵੱਖ-ਵੱਖ ਗੁਣਾਂ ਬਾਰੇ ਸੋਚਦੇ ਹਾਂ ਜਿਹੜੇ ਉਹਨਾਂ ਨੂੰ 
ਵਰਤੋਂ ਯੋਗ ਬਣਾਉਂਦੇ ਹਨ, ਜਿਹੜੇ ਆਪਣੇ ਵਿੱਚ ਖਾਸ ਹਨ ਤੇ 
ਵੱਖਰੀਆਂ ਕਿਰਤਾਂ ਜਿਵੇਂ ਕਤਾਈ ਤੇ ਚਰਮਕਾਰੀ (ਕੱਚੇ ਚਮੜੇ 
ਤੋਂ ਚਮੜਾ ਬਣਾਉਣ ਦੀ ਵਿਧੀ -ਅਨ: ।) ਦੀ ਪੈਦਾਵਾਰ ਹਨ। 
ਇਹ ਠੋਸ ਕਿਰਤ ਹੈ। ਪ੍ਰੰਤੂ ਜਦੋਂ ਅਸੀਂ ਉਹਨਾਂ ਨੂੰ ਜਿਣਸਾਂ ਦੇ ਰੂਪ 
ਦੀਆਂ ਮਿਕਦਾਰਾਂ ਵਜੋਂ ਸੋਚਦੇ ਹਾਂ। ਇਹ ਅਮੂਰਤ ਕਿਰਤ ਹੈ। 
ਸੂਤ ਅਤੇ ਚਮੜੇ ਦੀ ਵਰਤੋਂ ਅਲੱਗ-ਅਲੱਗ ਹੈ, ਅਤੇ ਵੱਖਰੀਆਂ 
ਕਿਰਤਾਂ ਦੀ ਪੈਦਾਵਾਰ ਹਨ; ਪ੍ਰੰਤੂ ਇੱਕ ਪੱਡ ਕੀਮਤ ਵਾਲਾ ਸੂਤ 
ਇੱਕ ਪੌਂਡ ਕੀਮਤ ਵਾਲੇ ਚਮੜੇ ਦੇ ਬਰਾਬਰ ਹੈ। 
ਅਮੂਰਤ ਕਿਰਤ ਦੇ ਕਦਰ ਦਾ ਤੱਤਰੂਪ ਹੋਣ ਦਾ ਇਹ 
ਸੈਕਲਪ ਇੱਕ ਹੋਰ ਉਦਾਹਰਨ ਨਾਲ ਵੀ ਸਮਝਿਆ ਜਾ ਸਕਦਾ 
ਹੈ।ਰੋਟੀ ਦਾ ਟੁਕੜਾ ਇੱਕ ਪਦਾਰਥਕ ਚੀਜ ਹੈ ਜਿਸ ਕੋਲ ਵਜਨ 
ਹੋਣ ਦਾ ਗੁਣ ਹੈ।ਇਸ ਗੁਣ ਨੂੰ ਦੇਖਿਆ ਜਾਂ ਮਹਿਸੂਸਿਆ ਨਹੀਂ 
ਦੇ ਮੁਕਾਬਲੇ ਤੋਲ ਕੇ ਦੇਖਦੇ ਦਾਂ ਜਿਹਨਾਂ ਦਾ ਵਜਨ ਪਹਿਲਾਂ ਦੀ 
ਜ਼ੋਖਿਆ ਹੋਇਆ ਹੈ। ਜਦੋਂ ਅਸੀਂ ਦੋ ਚੀਜ਼ਾਂ ਨੂੰ ਸਹੀ ਅਨੁਪਾਤ 
`ਚ ਲੈਂਦੇ ਹਾਂ ਤੇ ਉਹਨਾਂ ਨੂੰ ਕੰਡੇ ਉੱਤੇ ਬਰਾਬਰ ਤੋਲ ਕੇ ਵੇਖਦੇ ਹਾਂ 
ਤਾਂ ਅਸੀਂ ਉਹਨਾਂ ਵਿੱਚ ਇੱਕੋ ਤੱਤ, ਵਜ਼ਨ ਦੀਆਂ ਇੱਕੋ- 
ਜਿਹੀਆਂ ਮਿਕਦਾਰਾਂ ਨੂੰ ਦੇਖਦੇ ਹਾਂ। ਇਸੇ ਤਰੀਕੇ ਨਾਲ ਜਦੋਂ 
ਅਸੀਂ ਕਹਿੰਦੇ ਹਾਂ ਕਿ ਦੋ ਜਿਣਸਾਂ ਦੀ ਕਦਰ ਇਕੋ ਜਿੰਨੀ ਹੈ ਤਾਂ 
ਸਾਡਾ ਮਤਲਬ ਹੌਦਾ ਹੈ ਕਿ ਉਹਨਾਂ ਵਿੱਚ ਇੱਕ ਚੀਜ, ਕਿਰਤ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਅਗਸਤ 2013 ੨ 26 


5।। 58000 4800 5॥10। 0 €00॥ 


੧31101੧੧15006001ਗ1.60।। 


ਦੀ ਇੱਕੋ ਜਿੰਨੀ ਮਿਕਦਾਰ ਹੈ। ਪ੍ਰੰਤੂ ਇੱਥੇ ਇੱਕ ਫਰਕ ਵੀ ਹੈ। 
ਰੋਟੀ ਦੇ ਟੁਕੜੇ ਤੇ ਲੋਹੇ ਦੇ ਟੁਕੜੇ ਵਿਚਾਲੇ ਸਾਂਝੀ ਚੀਜ ਇੱਕ 
ਕੁਦਰਤੀ ਗੁਣ ਹੈ; ਜਿਣਸਾਂ ਵਿਚਾਲੇ ਸਾਂਝਾ ਗੁਣ ਇੱਕ ਸਮਾਜਿਕ 
ਗੁਣ ਹੈ, ਸਮਾਜਿਕ ਇਸ ਲਈ ਕਿ ਇਹ ਮਨੁੱਖੀ ਕਿਰਤ ਰਾਹੀਂ 
ਪੈਦਾ ਹੁੰਦਾ ਹੈ। 

ਅਮੂਰਤ ਕਿਰਤ ਠੌਸ ਕਿਰਤ ਦੇ ਵੱਖ-ਵੱਖ ਰੂਪਾਂ ਜਿਵੇਂ 
ਤਰਖਾਣ , ਰਾਜ ਮਿਸਤਰੀ, ਜੁਲਾਹੇ ਦੀਆਂ ਤੇ ਹੋਰ ਵੱਖੋ-ਵੱਖਰੀਆਂ 
ਕਿਰਤਾਂ ਤੋਂ ਇਹਨਾਂ ਅਰਥਾਂ ਵਿੱਚ ਵੱਖਰੀ ਹੈ ਕਿ ਇਹ ਇਕਸਾਰ 
ਹੈ । ਇਸ ਵਿੱਚੋਂ ਸਾਰੇ ਗੁਣਾਤਮਕ ਫਰਕ ਖਤਮ ਕਰ ਦਿੱਤੇ ਗਏ 
ਹਨ। ਇਸ ਲਈ ਇਹ ਆਪਣੇ 'ਤੇ ਲੱਗੇ ਸਮੇਂ ਰਾਹੀਂ ਮਾਪੀ ਜਾਣੀ 
ਚਾਹੀਦੀ ਹੈ । ਕਿਸੇ ਜਿਣਸ ਵਿੱਚ ਮੌਜੂਦ ਅਮੂਰਤ ਕਿਰਤ ਉਸ 
ਜਿਣਸ ਨੂੰ ਬਣਾਉਣ 'ਚ ਲੱਗੇ ਸਮੇਂ ਅਨੁਸਾਰ ਹੁੰਦੀ ਹੈ; ਅਤੇ 
ਇਸ ਲਈ ਇਹ ਇਸਦਾ ਮਾਪ ਹੈ। 

ਇਸ ਪਰਿਭਾਸ਼ਾ ਨੂੰ ਵਧੇਰੇ ਸਟੀਕ ਬਣਾਉਣ ਲਈ ਦੋ 
ਹੋਰ ਕਾਰਕਾਂ ਨੂੰ ਧਿਆਨਗੋਚਰੇ ਲਿਆਉਣਾ ਹੋਵੇਗਾ। 

ਪੈਦਾਵਾਰ ਲਈ ਲੱਗੇ ਸਮੇਂ ਦੀ ਲੰਬਾਈ ਇੱਕ 
ਬਦਲਵੀਂ ਮਿਕਦਾਰ ਹੈ । ਕੁਝ ਕਾਮੇ ਦੂਜਿਆਂ ਨਾਲੋਂ ਤੇਜੀ ਨਾਲ 
ਕੰਮ ਕਰਦੇ ਹਨ। ਇੱਕ ਹੌਲੀ ਕੈਮ ਕਰਨ ਵਾਲਾ ਕਾਮਾ ਕਿਸੇ 
ਨਾਲੋਂ ਦੋਗੁਣਾ ਸਮਾਂ ਲਗਾ ਸਕਦਾ ਹੈ, ਪਰ ਇਸਦਾ ਮਤਲਬ 
ਇਹ ਨਹੀਂ ਹੈ ਕਿ ਉਸਨੂੰ ਦੋਗੁਣੀ ਕਮਾਈ ਵੀ ਹੋਵੇਗੀ, ਕਿਉਂਜੋ 
ਉਸ ਵੱਲੋਂ ਉਸ ਚੀਜ ਉੱਤੇ ਲਗਾਇਆ ਸਮਾਂ ਲੰਮੇਰਾ ਹੈ। ਚੀਜ 
ਦੀ ਕਦਰ ਉਸਦੀ ਪੈਦਾਵਾਰ ਲਈ ਲੋੜੀਂਦੇ ਸਮੇਂ ਦੀ ਔਸਤ 
ਲੰਬਾਈ ਤੋਂ ਤੈਅ ਹੁੰਦੀ ਹੈ। 

ਪ੍ਰੰਤੂ ਇਹ ਵੀ ਬਦਲਣਯੋਗ ਮਿਕਦਾਰ ਹੈ। ਬਿਹਤਰ 
ਸੰਦਾਂ ਜਾਂ ਕਿਰਤ-ਬਚਾਉਣ ਦੇ ਸਾਧਨਾਂ ਦੀ ਵਰਤੋਂ ਨਾਲ ਇਸਨੂੰ 
ਘਟਾਇਆ ਜਾ ਸਕਦਾ ਹੈ। ਇੱਥੇ ਇੱਕ ਵਾਰੀ ਫਿਰ, ਉਸ ਕਾਮੇ 
ਵੱਲੋਂ ਖਰਚਿਆ ਸਮਾਂ ਲੋੜੋਂ ਬਹੁਤਾ ਹੋਵੇਗਾ ਜਿਹੜਾ ਪੁਰਾਣੇ ਢੰਗ- 
ਤਰੀਕਿਆਂ ਨਾਲ ਚਿਬੜਿਆ ਰਹਿੰਦਾ ਹੈ। ਇਸ ਲਈ ਜਦੋਂ ਅਸੀਂ 
ਸਮੇਂ ਦੀ ਔਸਤ ਲੰਬਾਈ ਦੀ ਗੱਲ ਕਰਦੇ ਹਾਂ ਤਾਂ ਸਾਡਾ ਮਤਲਬ 
ਵਿਚਾਰਾਧੀਨ ਦੌਰ ਦੀਆਂ ਵਿਦਮਾਨ ਪੈਦਾਵਾਰੀ ਹਾਲਤਾਂ ਦੇ ਪੱਧਰ 
ਦੁਆਰਾ ਤੈਅ ਹੁੰਦੀ ਅੰਸਤ ਤੋਂ ਹੁੰਦਾ ਹੈ। 

ਇਸ ਤਰ੍ਹਾਂ ਅਸੀਂ ਕਹਿੰਦੇ ਹਾਂ: 

ਜਿਹੜੀ ਚੀਜ ਕਿਸੇ ਚੀਜ ਦੀ ਕਦਰ ਦਾ 

ਮਾਪ ਤੈਅ ਕਰਦੀ ਹੈ ਉਹ ਹੈ ਉਸਦੀ ਪੈਦਾਵਾਰ ਲਈ 

ਸਮਾਜਿਕ ਤੌਰ 'ਤੇ ਲੋੜੀਂਦੀ ਕਿਰਤ ਦੀ ਮਿਕਦਾਰ, 

ਜਾਂ ਸਮਾਜਿਕ ਰੂਪ ਵਿੱਚ ਲੋੜੀਂਦਾ ਕਿਰਤ-ਸਮਾਂ। 

(ਸਰਮਾਇਆ, ਸੈਂਚੀ 1 , ਸਫ਼ਾ 39) 

ਹਰੇਕ ਜਿਣਸ ਦੀ ਪੈਦਾਵਾਰ ਲਈ ਚਾਹੀਦਾ ਸਮਾਂ ਕਿਸੇ 
ਸਮਾਜ ਦੀ ਸਮੁੱਚੇ ਰੂਪ 'ਚ ਕੌਲ ਕਿਰਤ-ਸ਼ਕਤੀ ਦਾ ਇੱਕ ਹਿੱਸਾ 
ਹੁੰਦਾ ਹੈ; ਅਤੇ ਕਿਉਂਕਿ ਕਿਸੇ ਸਮਾਜ ਦੀ ਪੈਦਾਵਾਰੀ ਸਮਰੱਥਾ 
ਦੀ ਇੱਕ ਹੱਦ ਹੁੰਦੀ ਹੈ, ਹਰੇਕ ਜਿਣਸ ਦੀ ਪੈਦਾਵਾਰ ਲਈ 
ਉਪਲਬਧ ਹਿੱਸਾ ਵੀ ਉਸਦੀ ਪੈਦਾਵਾਰ ਲਈ ਲੋੜੀਂਦੇ ਸਮੇਂ ਤੱਕ 


ਹੀ ਸੀਮਤ ਹੁੰਦਾ ਹੈ: 
ਸਮਾਜ ਦੀ ਕੌਲ ਕਿਰਤ-ਸ਼ਕਤੀ ਜੋ ਉਸ 
ਕਦਰਾਂ ਦੇ ਕੋਲ ਜੋੜ ਵਿੱਚ ਸਾਕਾਰੀ ਹੁੰਦੀ ਹੈ, ਉਹ 
ਭਾਵੇਂ ਬੇਅਤ ਵੱਖ-ਵੱਖ ਇਕਾਈਆਂ ਤੋਂ ਮਿਲ ਕੇ 
ਬਣਦੀ ਹੈ, ਇੱਥੇ ਮਨੁੱਖੀ ਕਿਰਤ-ਸ਼ਕਤੀ ਦੇ ਇਕਸਾਰ 
ਸਮੂਹ ਵਜੋਂ ਗਿਣੀ ਜਾਂਦੀ ਹੈ। ਇਹਨਾਂ ਵਿੱਚੋਂ ਹਰ ਇੱਕ 
ਇਕਾਈ ਹੋਰਨਾਂ ਇਕਾਈਆਂ ਵਰਗੀ ਹੁੰਦੀ ਹੈ, ਜਿੱਥੋਂ 
ਤੱਕ ਇਹਦਾ ਖਾਸਾ ਸਮਾਜ ਦੀ ਔਸਤ ਕਿਰਤ- 
ਸ਼ਕਤੀ ਵਾਲਾ ਹੁੰਦਾ ਹੈ, ਅਤੇ ਉਹ ਇਸ ਰੂਪ ਵਿੱਚ 
ਹੀ ਅਮਲ ਵਿੱਚ ਆਉਂਦਾ ਹੈ: ਅਰਥਾਤ ਜਿੱਥੋਂ ਤੱਕ 
ਕਿ ਕੋਈ ਜਿਣਸ ਪੈਦਾ ਕਰਨ ਲਈ ਓਨਾ ਹੀ ਸਮਾਂ 
ਲੋੜੀਂਦਾ ਹੈ ਜਿਨੇ ਦੀ ਔਸਤਨ ਲੋੜ ਹੰਦੀ ਹੈ, ਜਿਨੀ 
ਸਮਾਜਿਕ ਤੌਰ 'ਤੇ ਜਰੂਰੀ ਹੈਦੀ ਹੈ। ਸਮਾਜਿਕ ਤੌਰ 
ਤੇ ਜਰੂਰੀ ਕਿਰਤ-ਸਮਾਂ ਉਹ ਹੈ ਜਿਸਦੀ ਲੋੜ 
ਸਮੇਂ ਪ੍ਚਲਿਤ ਔਸਤ ਦਰਜੇ ਦੀ ਹੁਨਰਮੋਦੀ ਤੋਂ 
ਤੀਬਰਤਾ ਦੁਆਰਾ ਕੋਈ ਚੀਜ ਪੈਦਾ ਕਰਨ ਲਈ ਹੁੰਦੀ 
ਹੈ। (ਸਰਮਾਇਆ, ਸੈਂਚੀ 1, ਸਫਾ 39) 
2. ਕਦਰ ਦਾ ਮਾਪ 
ਚੀਜ਼ਾਂ ਦਾ ਵੱਟੇ-ਸੱਟੇ ਰਾਹੀਂ ਹੁੰਦਾ ਵਟਾਂਦਰਾ ਲਾਜਮੀ 
ਤੌਰ 'ਤੇ ਅਨਿਯਮਿਤ ਅਤੇ ਕਦੇ-ਕਦੀਂ ਹੈਦਾ ਹੈ। ਇਹ ਅਚਨਚੇਤੀ 
ਹੀ ਹੰਦਾ ਹੈ ਕਿ ਦੋ ਪੈਦਾਕਾਰ ਮਿਲਦੇ ਹਨ ਜਿਹਨਾਂ ਨੇ ਉਸ ਚੀਜ 
ਨੂੰ ਆਪਣੀਆਂ ਲੋੜਾਂ ਤੋਂ ਜ਼ਿਆਦਾ ਪੈਦਾ ਕਰ ਲਿਆ ਹੁੰਦਾ ਹੈ ਜੋ 
ਦੂਸਰੇ ਨੂੰ ਲੋੜੀਂਦੀ ਹੁੰਦੀ ਹੈ ।ਜਿਣਸਾਂ ਦਾ ਪ੍ਚਲਣ ਉਦੋਂ ਹੀ ਸ਼ੁਰੂ 
ਹੁੰਦਾ ਹੈ ਜਦੋਂ ਚੀਜ਼ਾਂ ਨਿਯਮਤ ਰੂਪ ਵਿੱਚ ਵਟਾਂਦਰੇ ਲਈ ਪੈਦਾ 
ਕੀਤੀਆਂ ਜਾਂਦੀਆਂ ਹਨ; ਅਤੇ ਇਸ ਲਈ ਵਟਾਂਦਰੇ ਦਾ ਇੱਕ 
ਮਾਨਤਾ-ਪ੍ਰਾਪਤ ਮਾਧਿਅਮ ਲਾਜਮੀ ਹੈ ਜਿਹੜਾ ਇੱਕ ਸਾਂਝੇ ਮਾਪ 
ਦੀ ਭੂਮਿਕਾ ਨਿਭਾਏ। 
ਸੋਨਾ ਅਤੇ ਚਾਂਦੀ ਜਿਣਸਾਂ ਹਨ। ਹੋਰਨਾਂ ਜਿਣਸਾਂ ਵਾਂਗ 
ਉਹਨਾਂ ਦੀ ਕਦਰ ਵੀ ਉਹਨਾਂ ਦੀ ਪੈਦਾਵਾਰ ਲਈ ਸਮਾਜਿਕ 
ਤੌਰ 'ਤੇ ਲੋੜੀਂਦੇ ਕਿਰਤ-ਸਮੇਂ ਤੋਂ ਤੈਅ ਹੁੰਦੀ ਹੈ। ਖਣਨ ਇੱਕ 
ਮਿਹਨਤ ਵਾਲਾ ਕੈਮ ਹੈ, ਅਤੇ ਇਹ ਧਾਤਾਂ ਬਹੁਤ ਘੱਟ ਮਿਲਦੀਆਂ 
ਹਨ। ਇਸ ਲਈ ਇਹਨਾਂ ਦੀ ਕਦਰ ਬਹੁਤ ਉੱਚੀ ਹੰਦੀ ਹੈ; ਸੋਨੇ 
ਦੇ ਇੱਕ ਛੋਟੇ ਜਿਹੇ ਟੁਕੜੇ ਵਿੱਚ ਵੀ ਕਿਰਤ-ਸ਼ਕਤੀ ਦੀ ਬਹੁਤ 
ਵੱਡੀ ਮਿਕਦਾਰ ਸਮੋਈ ਹੁੰਦੀ ਹੈ।ਉਹ ਹੈਢਣਸਾਰ ਤੇ ਸੌਖ ਨਾਲ 
ਟੁਕੜਿਆਂ ਵਿੱਚ ਵੰਡੀਆਂ ਜਾ ਸਕਣ ਵਾਲੀਆਂ ਧਾਤਾਂ ਹਨ। 
ਉਹਨਾਂ ਦੇ ਇਹ ਗੁਣ ਉਹਨਾਂ ਨੂੰ ਵਟਾਂਦਰੇ ਦਾ ਮਾਧਿਅਮ ਬਣਨ 
ਦੇ ਯੋਗ ਬਣਾਉਂਦੇ ਹਨ । ਇਸ ਤਰ੍ਹਾਂ, ਸੋਨੇ ਤੇ ਚਾਂਦੀ ਨੂੰ ਇੱਕ 
ਆਮ ਸਹਿਮਤੀ ਨਾਲ ਬਾਕੀ ਜਿਣਸਾਂ ਤੋਂ ਵੱਖਰਾ ਕਰ ਦਿੱਤਾ 
ਗਿਆ ਤਾਂ ਕਿ ਉਹ ਇੱਕ ਸਾਂਝੇ ਮਾਪ ਜਾਂ ਸਰਵਵਿਆਪਕ ਤੋਲ 
ਦੀ ਭੂਮਿਕਾ ਨਿਭਾ ਸਕਣ । ਇਸ ਤਰ੍ਹਾਂ, ਮੁਦਰਾ ਇੱਕ ਜਿਣਸ ਹੈ 
ਜਿਸਦੀ ਵਰਤੋਂ-ਕਦਰ ਇਸ ਗੱਲ ਵਿੱਚ ਹੈ ਕਿ ਇਹ ਦੂਜੀਆਂ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਅਗਸਤ 2013 ੨ 27 


5।। 58000 4800 5॥10। 0 €00॥ 


੧3101੧੧1500600131.60।। 


ਜਿਣਸਾਂ ਦੇ ਵਟਾਂਦਰੇ ਵਿੱਚ ਉਹਨਾਂ ਲਈ ਕਦਰ ਦੇ ਇੱਕ ਸਾਂਝੇ 
ਮਾਪ ਵਜੋਂ ਮਾਧਿਅਮ ਦੀ ਭੂਮਿਕਾ ਨਿਭਾਉਂਦੀ ਹੈ । 

ਸੋਨੇ ਜਾਂ ਚਾਂਦੀ ਦਾ ਇੱਕ ਸਿੱਕਾ ਧਾਤ ਦੀ ਪਹਿਲਾਂ ਤੋਂ 
ਮਾਪੀ ਮਿਕਦਾਰ ਨੂੰ ਢਾਲ ਕੇ ਬਣਾਇਆ ਜਾਂਦਾ ਹੈ ਜਿਸ ਉੱਤੇ 
ਸਰਕਾਰੀ ਮੋਹਰ ਲੱਗੀ ਹੁੰਦੀ ਹੈ ਜਿਹੜੀ ਉਸਦੀ ਸ਼ੁੱਧਤਾ ਦੀ 
ਜਾਮਨੀ ਹੁੰਦੀ ਹੈ। ਸਮੇਂ ਦੇ ਬੀਤਣ ਨਾਲ ਘਸਣ ਕਾਰਨ ਉਸਦਾ 
ਵਜਨ ਘਟਦਾ ਜਾਂਦਾ ਹੈ ਅਤੇ ਇਸਦੀ ਕਦਰ-ਘਟਾਈ ਹੈਦੀ 
ਜਾਂਦੀ ਹੈ। ਇਸ ਲਈ, ਸਿੱਕੇ ਦੀ ਅਸਲੀ ਕੀਮਤੀ ਤੇ ਉਸਦੀ 
ਸਮਝੀ ਜਾਂਦੀ ਕੀਮਤ ਵਿੱਚ ਅਣਮੇਲਤਾ ਆ ਜਾਂਦੀ ਹੈ; ਅਤੇ 
ਜਦੋਂ ਇਹ ਅਣਮੇਲਤਾ ਸਮਾਜਿਕ ਤੌਰ 'ਤੇ ਪਛਾਣ ਲਈ ਗਈ 
ਤਾਂ ਇਹ ਪਤਾ ਚੱਲਿਆ ਕਿ ਸੋਨੇ ਜਾਂ ਚਾਂਦੀ ਨੂੰ ਸਸਤੀਆਂ ਧਾਤਾਂ 
ਜਿਵੇਂ ਤਾਂਬਾ ਜਾਂ ਜਿਸਤ ਦੁਆਰਾ ਬਦਲ ਦੇਣਾ ਵਧੇਰੇ ਸੁਵਿਧਾਜਨਕ 
ਹੈ, ਖਾਸ ਕਰਕੇ ਛੋਟੇ ਸਿੱਕਿਆਂ ਦੇ ਮਾਮਲੇ ਵਿੱਚ। ਅਜਿਹੇ 
ਦੀ ਨਿਸ਼ਾਨੀ ਹੁੰਦੇ ਹਨ, ਤੇ ਇਹ ਜਾਮਨੀ ਦਿੰਦੇ ਹਨ ਕਿ ਉਹਨਾਂ 
ਸੋਨੇ ਜਾਂ ਚਾਂਦੀ ਦੀ ਮਾਤਰਾ ਮੌਜੂਦ ਹੈ। ਕਾਗਜ਼ੀ ਮੁਦਰਾ ਇਸੇ 
ਨੁਕਤੇ ਦਾ ਅੱਗੇ ਵਿਸਤਾਰ ਹੈ। 

ਮੁਦਰਾ ਕਦਰ ਦਾ ਮਾਪ ਤੇ ਕੀਮਤ ਦਾ ਪੈਮਾਨਾ ਦੋਵੇਂ 
ਹੈ। ਕਿਸੇ ਜਿਣਸ ਦੀ ਕਦਰ ਦਾ ਧਾਤ ਦੇ ਸਿੱਕੇ ਦੇ ਰੂਪ ਵਿੱਚ 
ਪ੍ਰਗਟਾਅ ਇਸਦਾ ਮੁਦਰਾ-ਰੂਪ ਜਾਂ ਕੀਮਤ ਹੈ । ਕਿਸੇ ਜਿਣਸ ਦੀ 
ਕੀਮਤ ਸਿੱਕੇ ਦੇ ਰੂਪ ਵਿੱਚ ਧਾਤ ਦੀ ਉਹ ਕਲਪਿਤ ਮਿਕਦਾਰ ਹੈ 
ਜਿਸ ਵਿੱਚ ਓਨੀ ਹੀ ਅਮੂਰਤ ਕਿਰਤ ਸਮੋਈ ਹੋਈ ਹੈ ਜਿਨੀ ਕਿ 
ਉਸ ਜਿਣਸ ਵਿੱਚ। ਕਦਰ ਦੇ ਮਾਪ ਦੇ ਰੂਪ ਵਿੱਚ ਮੁਦਰਾ ਦੀ 
ਭੂਮਿਕਾ ਉੱਤੇ ਧਾਤ ਦੀ ਕਦਰ ਵਿੱਚ ਆਉਣ ਵਾਲੇ ਉਤਾਰ- 
ਚੜਾਵਾਂ ਦਾ ਕੋਈ ਅਸਰ ਨਹੀਂ ਪੈਂਦਾ ਕਿਉਂਕਿ ਅਜਿਹੇ ਉਤਾਰ- 
ਤੇ ਉਹਨਾਂ ਦੀਆਂ ਸਾਪੇਖਕ ਕਦਰਾਂ ਨੂੰ ਅਬਦਲ ਰੱਖਦੇ ਹਨ । 

ਇਸ ਤੋ ਪਰ ਇਹ ਮਤਲਬ ਨਹੀਂ ਲਿਆ ਜਾ ਸਕਦਾ 
ਹੈ ਕਿ ਕਿਸੇ ਜਿਣਸ ਦੀ ਕੀਮਤ ਉਸ ਦੀ ਕਦਰ ਨਾਲ ਪੂਰੀ ਤਰ੍ਹਾਂ 
ਮੇਲ ਖਾਂਦੀ ਹੈਦੀ ਹੈ। ਇਸਦੀ ਕਦਰ ਜਿਵੇਂ ਕਿ ਪਹਿਲਾਂ ਵੀ ਦੇਖਿਆ 
ਜਾ ਚੁੱਕਾ ਹੈ, ਇਸ ਵਿੱਚ ਸਮੋਏ ਸਮਾਜਿਕ ਤੌਰ 'ਤੇ ਜਰੂਰੀ ਕਿਰਤ- 
ਸਮੇਂ ਤੋਂ ਤੈਅ ਹੁੰਦੀ ਹੈ, ਅਤੇ ਇਹ ਮੋੜਵੇਂ ਰੂਪ ਵਿੱਚ ਪੈਦਾਵਾਰ 
ਦੀਆਂ ਸਮਾਜਿਕ ਤੇ ਇਤਿਹਾਸਕ ਹਾਲਤਾਂ ਤੋਂ ਤੈਅ ਹੁੰਦਾ ਹੈ। 
ਹਾਲਤਾਂ ਲਗਾਤਾਰ ਬਦਲਦੀਆਂ ਰਹਿੰਦੀਆਂ ਹਨ। ਇਸ ਤੋਂ 
ਇਲਾਵਾ, ਪੈਦਾਵਾਰ ਤੇ ਖਪਤ ਦੀਆਂ ਹਾਲਤਾਂ ਵਿੱਚ ਥੋੜ੍ਹਚਿਰੇ 
ਬਦਲਾਅ ਵੀ ਆਉਂਦੇ ਰਹਿੰਦੇ ਹਨ ਜਿਵੇਂ ਬਹੁਤੀ ਜਾਂ ਘੱਟ 
ਪੈਦਾਵਾਰ, ਜੋ ਸਪਲਾਈ ਤੇ ਮੈਗ ਵਿੱਚ ਘਾਟਾ-ਵਾਧਾ ਕਰਦੀਆਂ 
ਰਹਿੰਦੀਆਂ ਹਨ। ਇਸ ਤਰ੍ਹਾਂ ਜਿਵੇਂ-ਜਿਵੇਂ ਸਪਲਾਈ ਮਗ ਤੋਂ 
ਜ਼ਿਆਦਾ ਜਾਂ ਘੱਟ ਹੁੰਦੀ ਹੈ, ਉਵੇਂ ਉਵੇਂ ਜਿਣਸ ਦੀ ਕੀਮਤ ਵੀ 
ਇਸਦੀ ਕਦਰ ਤੋਂ ਹੇਠਾਂ ਜਾਂ ਉੱਪਰ ਹੈਦੀ ਰਹਿੰਦੀ ਹੈ। ਪਰ ਇਹਨਾਂ 
ਅਨਿਯਮਤ ਉਤਾਰ-ਚੜਾਵਾਂ ਪਿੱਛੇ, ਤੇ ਉਹਨਾਂ ਨੂੰ ਨਿਯਮਤ 
ਕਰਨ ਵਾਲੀ ਜਿਣਸ ਦੀ ਅੰਸਤ ਕੀਮਤ ਹੁੰਦੀ ਹੈ, ਅਤੇ ਇਹ 


ਜਿਣਸ ਦੀ ਕਦਰ ਦੇ ਮਾਪ ਤੋਂ ਤੈਅ ਹੁੰਦੀ ਹੈ: 
ਕੀਮਤਾਂ ਵਿੱਚ ਲਗਾਤਾਰ ਹੰਦਾ ਉਤਾਰ- 
ਚੜਾਅ, ਉਹਨਾਂ ਦਾ ਵਧਣਾ ਤੇ ਘਟਣਾ, ਇੱਕ ਦੂਜੇ 
ਨੂੰ ਪੂਰ ਦਿੰਦੇ ਹਨ ਅਤੇ ਇੱਕ ਅਸਤ ਕੀਮਤ ਪੈਦਾ 
ਕਰਦੇ ਹਨ ਜਿਹੜੀ ਲੁਕੀ ਹੋਈ ਨਿਯਮਤਕਾਰ 
(੧੬£018(੦) ਹੁੰਦੀ ਹੈ ।(ਸਰਮਾਇਆ, ਸੈਂਚੀ 1 ਸਫਾ 
166) 
3. ਜਿਣਸਾਂ ਦਾ ਪ੍ਰਚਲਣ 
ਜਿਣਸਾਂ ਦਾ ਪ੍ਚਲਣ ਧੈਦਾਕਾਰਾਂ ਵਿਚਾਲੇ ਕੁਝ 
ਨਿਸ਼ਚਿਤ ਸਬੰਧਾਂ ਨੂੰ ਪਹਿਲੋਂ ਹੀ ਮਿੱਥ ਦਿੰਦਾ ਹੈ, ਜਿੰਨ੍ਹਾਂ ਬਿਨਾਂ 
ਜਿਣਸ ਪੈਦਾਵਾਰ ਸੈਭਵ ਹੀ ਨਹੀਂ ਹੋ ਸਕਦੀ । 
ਸਭ ਤੋਂ ਪਹਿਲਾਂ ਤਾਂ ਇਹ ਲਾਜਮੀ ਹੈ ਕਿ ਪੈਦਾਕਾਰ 
ਅਤੇ ਇੱਕ ਦੂਜੇ ਦੇ ਨਿੱਜੀ ਮਾਲਕੀ ਦੇ ਹੱਕਾਂ ਨੂੰ ਮਾਨਤਾ ਦੇਣ: 
ਇਸ ਲਈ ਕਿ ਇਹ ਚੀਜ਼ਾਂ ਇੱਕ ਦੂਜੇ 
ਦੇ ਰਖਵਾਲਿਆਂ ਲਈ ਜਰੂਰੀ ਹੈ ਕਿ ਉਹ ਖੁਦ ਉਹਨਾਂ 
ਮਨੁੱਖਾਂ ਦੇ ਰੂਪ ਵਿੱਚ ਸਬੋਧਾਂ ਵਿੱਚ ਬੱਝਣ ਜਿੰਨ੍ਹਾਂ ਦੀ 
ਇਸ ਤਰ੍ਹਾਂ ਵਿਹਾਰ ਕਰਨ ਕਿ ਉਹਨਾਂ 'ਚੋਂ ਕੋਈ ਵੀ 
ਆਪਸੀ ਸਹਿਮਤੀ ਦੁਆਰਾ ਕੀਤੇ ਅਮਲ ਤੋਂ ਵਗੈਰ 
ਦੂਸਰੇ ਦੀ ਜਿਣਸ ਨੂੰ ਨਹੀਂ ਹਥਿਆਉਂਦਾ, ਤੇ ਆਪਣੀ 
ਜਿਣਸ ਤੋਂ ਅੱਡ ਨਹੀਂ ਹੁੰਦਾ ਇਸ ਲਈ ਇਹ ਲਾਜਮੀ 
ਹੈ ਕਿ ਉਹ ਇੱਕ ਦੂਜੇ ਦੇ ਨਿੱਜੀ ਮਾਲਕੀ ਦੇ ਹੱਕਾਂ ਨੂੰ 
ਆਪਸੀ ਮਾਨਤਾ ਦੇਣ। ਇਸ ਲਈ ਲੋਕਾਂ ਦੀ ਹੋਂਦ 
ਬਸ ਜਿਣਸਾਂ ਦੇ ਨੁਮਾਇੰਦਿਆਂ, ਤੇ ਇਸ ਲਈ ਇਨ੍ਹਾਂ 
ਦੇ ਮਾਲਕਾਂ ਦੇ ਰੂਪ ਵਿੱਚ ਹੀ ਹੈ।(ਸਰਮਾਇਆ, ਸੈਂਚੀ 
1, ਸਫਾ 84) 
ਦੂਸਰਾ, ਇਹ ਲਾਜਮੀ ਹੈ ਕਿ ਪੈਦਾਕਾਰਾਂ ਵਿਚਾਲੇ 
ਸਮਾਜਿਕ ਕਿਰਤ ਵੰਡ ਮੌਜੂਦ ਹੋਣੀ ਚਾਹੀਦੀ ਹੈ , ਉਹਨਾਂ ਵਿੱਚੋਂ 
ਹਰ ਕੋਈ ਇੱਕ ਨਿਸ਼ਚਿਤ ਉਪਜ ਜਿਸਦੀ ਦੂਸਰਿਆਂ ਨੂੰ ਲੋੜ 
ਹੋਵੇ, ਆਪਣੀ ਜਰੂਰਤ ਤੋਂ ਜ਼ਿਆਦਾ ਪੈਦਾ ਕਰੇ ।ਜਿਸ ਚੀਜ ਦੀ 
ਉਸ ਲਈ ਵਟਾਂਦਰਾ-ਕਦਰ ਹੀ ਮਾਅਨੇ ਰੱਖਦੀ ਹੈ, ਉਸ ਚੀਜ 
ਦੀ ਦੂਜੇ ਲਈ ਵਰਤੋਂ-ਕਦਰ ਹੋਣੀ ਲਾਜਮੀ ਹੈ, ਅਤੇ ਇਸ ਤੋਂ 
ਉਲਟੇ, ਜਿਸ ਚੀਜ ਦੀ ਉਸ ਲਈ ਵਰਤੋਂ-ਕਦਰ ਅਹਿਮ ਹੈ, 
ਉਸ ਚੀਜ ਦੀ ਦੂਸਰਿਆਂ ਲਈ ਸਿਰਫ ਵਟਾਂਦਰਾ-ਕਦਰ ਮਾਅਨੇ 
ਰੱਖਦੀ ਹੋਣੀ ਲਾਜ਼ਮੀ ਹੈ, ਨਹੀਂ ਤਾਂ ਵਟਾਂਦਰਾ ਸੈਭਵ ਨਹੀਂ ਹੋ 
ਸਕਦਾ: 
ਉਸਦੀ ਜਿਣਸ ਉਸ ਲਈ ਤਤਕਾਲੀ ਤੌਰ 
`ਤੇ ਕੋਈ ਵਰਤੋਂ-ਕਦਰ ਨਹੀਂ ਰੱਖਦੀ; ਨਹੀਂ ਤਾਂ ਉਹ 
ਉਸਨੂੰ ਮੇਡੀ ਵਿੱਚ ਨਾ ਲੈ ਕੇ ਆਉਂਦਾ । ਇਹ ਹੋਰਨਾਂ 
ਲਈ ਵਰਤੋਂ-ਕਦਰ ਰੱਖਦੀ ਹੈ, ਪ੍ਰੰਤੂ ਉਸ ਲਈ ਇਸ 
ਦੀ ਇੱਕੋ-ਇੱਕ ਵਰਤੋਂ-ਕਦਰ ਇਹ ਹੈ ਕਿ ਇਹ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਅਗਸਤ 2013 ੨ 28 


5।। 58000 4800 5॥10। 0 €00॥ 


੧31101੧੧15006001ਗ1.60।। 


ਵਟਾਂਦਰਾ-ਕਦਰ ਦਾ ਭੰਡਾਰ ਹੈ, ਅਤੇ ਸਿੱਟੇ ਵਜੋਂ 
ਵਟਾਂਦਰੇ ਦਾ ਸਾਧਨ ਹੈ। ਇਸ ਲਈ, ਉਹ ਉਹਨਾਂ 
ਜਿਣਸਾਂ ਲਈ ਜਿਨ੍ਹਾਂ ਦੀ ਵਰਤੋਂ-ਕਦਰ ਉਹਦੇ ਕੈਮ 
ਆ ਸਕਦੀ ਹੈ, ਉਹਨੂੰ ਵਟਾਉਣ ਦਾ ਮਨ ਬਣਾਉਂਦਾ 
ਹੈ।ਸਭ ਜਿਣਸਾਂ ਆਪਣੇ ਮਾਲਕਾਂ ਲਈ ਗੈਰ-ਵਰਤੋਂ- 
ਕਦਰਾਂ ਹੰਦੀਆਂ ਹਨ, ਅਤੇ ਆਪਣੇ ਗੈਰ-ਮਾਲਕਾਂ 
ਲਈ ਵਰਤੋਂ-ਕਦਰਾਂ । ਸਿੱਟੇ ਵਜੋਂ , ਉਹਨਾਂ ਦੀ ਹੱਥ- 
ਬਦਲੀ ਹੋਣੀ ਲਾਜਮੀ ਹੈ। ਪ੍ਰੰਤੂ ਇਹੀ ਹੱਥ-ਬਦਲੀ 
ਹੀ ਉਹਨਾਂ ਦਾ ਵਟਾਂਦਰਾ ਕਹਾਉਂਦੀ ਹੈ, ਅਤੇ ਇਹੀ 
ਉਹਨਾਂ ਨੂੰ ਕਦਰਾਂ ਦੇ ਰੂਪ ਵਿੱਚ ਇੱਕ-ਦੂਜੇ ਨਾਲ 
ਜੋੜਦਾ ਹੈ, ਅਤੇ ਉਹਨਾਂ ਨੂੰ ਕਦਰਾਂ ਦੇ ਰੂਪ ਵਿੱਚ 
ਸਾਕਾਰਦਾ ਹੈ। ਇਸ ਲਈ ਜਿਣਸਾਂ ਦੀਆਂ ਵਰਤੋਂ- 
ਕਦਰਾਂ ਦੇ ਸਾਕਾਰੇ ਜਾਣ ਤੋਂ ਪਹਿਲਾਂ ਇਹ ਜਰੂਰੀ ਹੈ 
ਕਿ ਉਹਨਾਂ ਨੂੰ ਕਦਰਾਂ ਵਜੋਂ ਸਾਕਾਰਿਆ ਜਾਵੇ। ਦੂਜੇ 
ਪਾਸੇ, ਉਹਨਾਂ ਲਈ ਜਰੂਰੀ ਹੈ ਕਿ ਕਦਰਾਂ ਵਜੋਂ ਸਾਕਾਰੇ 
ਜਾਣ ਤੋਂ ਪਹਿਲਾਂ ਉਹ ਇਹ ਦਰਸਾਉਣ ਕਿ ਉਹ 
ਵਰਤੋਂ-ਕਦਰਾਂ ਹਨ । ਕਿਉਂਜੋ ਇਨ੍ਹਾਂ ਉੱਤੇ ਖਰਚੀ ਗਈ 
ਕਿਰਤ ਸਿਰਫ ਉਸ ਹੱਦ ਤੱਕ ਹੀ ਸਕਾਰਥ ਗਿਣੀ 
ਜਾਂਦੀ ਹੈ ਜਿਸ ਹੱਦ ਤੱਕ ਉਹ ਉਸ ਰੂਪ ਵਿੱਚ ਖਰਚ 
ਕੀਤੀ ਗਈ ਹੋਵੇ ਜੋ ਦੂਸਰਿਆਂ ਲਈ ਲਾਭਦਾਇਕ 
ਹੋਵੇ। ਇਹ ਕਿ ਕਿਰਤ ਦੂਸਰਿਆਂ ਲਈ ਲਾਭਦਾਇਕ 
ਹੈ, ਤੇ ਇਹਦੀ ਪੈਦਾਵਾਰ ਹੋਰਨਾਂ ਦੀਆਂ ਲੋੜਾਂ ਪੂਰੀਆਂ 
ਕਰਨ ਦੇ ਯੋਗ ਹੈ, ਸਿਰਫ ਵਟਾਂਦਰੇ ਦੇ ਅਮਲ ਰਾਹੀਂ 
ਹੀ ਸਿੱਧ ਕੀਤਾ ਜਾ ਸਕਦਾ ਹੈ ।(ਸਰਮਾਇਆ, ਸੈਂਚੀ 
1, ਸਫਾ 85) 
ਤੀਸਰਾ, ਅਸੀਂ ਹੁਣੇ ਦੇਖਿਆ ਹੈ ਕਿ ਇੱਕ ਖਾਸ 
ਜਿਣਸ, ਮੁਦਰਾ ਹੈ ਜਿਹੜੀ ਬਾਕੀ ਸਾਰੀਆਂ ਜਿਣਸਾਂ ਲਈ 
ਸਰਬਵਿਆਪਕ ਤੋਲ ਦੀ ਭੂਮਿਕਾ ਨਿਭਾਉਂਦੀ ਹੈ।ਇੱਕ ਜੁਲਾਹਾ 
ਜਿਹੜਾ ਮੋਡੀ ਵਿੱਚ ਆਪਣਾ ਸੂਤ ਲੈ ਕੇ ਆਉਂਦਾ ਹੈ, ਇਸਦਾ 
ਕਿਸੇ ਹੋਰ ਜਿਣਸ ਜਿਸ ਨੂੰ ਲੈਣ ਦੀ ਉਸ ਦੀ ਇੱਛਾ ਹੋਵੇ, ਦੇ 
ਨਾਲ ਵਟਾਂਦਰਾ ਕਰ ਲੈਣ ਲਈ ਤਿਆਰ ਹੁੰਦਾ ਹੈ: ਅਤੇ ਇਸ 
ਤਰ੍ਹਾਂ, ਉਸ ਲਈ ਸੂਤ ਹੀ ਸਰਬਵਿਆਪਕ ਤੋਲ ਹੰਦਾ ਹੈ । ਪ੍ਰੰਤੂ 
ਇਹੀ ਗੱਲ ਇੱਕ ਜੁੱਤੇ ਬਣਾਉਣ ਲਈ, ਇੱਕ ਤਰਖਾਣ ਲਈ, 
ਅਤੇ ਹੋਰ ਕਿਸੇ ਵੀ ਜਿਣਸ ਪੈਦਾਕਾਰ ਲਈ ਸੱਚ ਹੈ।ਜਿਹੜੀ ਵੀ 
ਚੀਜ ਉਹਨਾਂ ਹਰ ਇੱਕ ਲਈ ਸਰਵਵਿਆਪਕ ਤੋਲ ਹੈ, ਉਹ 
ਕਿਸੇ ਦੂਸਰੇ ਦੀ ਕਿਰਤ ਦੀ ਉਪਜ ਨਾਲ ਵਟਾਂਦਰਾ, ਦੋ ਉਪਜਾਂ 
ਦਾ ਵਟਾਂਦਰਾ ਹੈ।(ਸਰਮਾਇਆ, ਸੈੱਚੀ 1, ਸਫਾ 105) 
ਪਰ ਹੋਰ ਡੂੰਘਾਈ ਵਿੱਚ ਦੇਖਿਆਂ ਇਹ ਸਾਹਮਣੇ 
ਆਉਂਦਾ ਹੈ ਕਿ ਮਾਮਲਾ ਇੰਨਾ ਸਿੱਧਾ ਨਹੀਂ ਹੈ।ਜੁਲਾਹਾ ਆਪਣਾ 
ਸੂਤ ਵੇਚ ਕੇ ਜਿਹੜੀ ਮੁਦਰਾ ਉਸਦੇ ਖਰੀਦਦਾਰ ਤੋਂ ਹਾਸਲ ਕਰਦਾ 
ਹੈ ਉਹ ਖਰੀਦਦਾਰ ਨੇ ਕਿਸੇ ਹੋਰ ਜਿਣਸ ਨੂੰ ਵੇਚ ਕੇ ਹਾਸਲ 
ਕੀਤੀ ਹੁੰਦੀ ਹੈ; ਅਤੇ ਇਹੀ ਮੁਦਰਾ ਫਿਰ ਜੁਲਾਹੇ ਤੋ ਮੋਚੀ ਕੋਲ 


ਲਈ ਖਰਚ ਕਰੇਗਾ। ਇਸ ਤਰ੍ਹਾਂ ਇਹ ਸਾਰੇ ਗੇੜ ਆਪੇ ਵਿੱਚ 
ਜੁੜੇ ਹੋਏ ਹਨ: 

ਇੱਕ ਜਿਣਸ ਦੀ ਪਹਿਲੀ ਥਾਂ-ਬਦਲੀ, 

ਇੱਕ ਜਿਣਸ ਦਾ ਮੁਦਰਾ ਵਿੱਚ ਵਟਣਾ ਬਿਨਾਂ ਕਿਸੇ 

ਛੋਟ ਦੇ ਕਿਸੇ ਹੋਰ ਜਿਣਸ ਦੀ ਦੂਜੀ ਥਾਂ-ਬਦਲੀ, 

ਉਸਦਾ ਮੁਦਰਾ ਤੋਂ ਇੱਕ ਜਿਣਸ ਵਿੱਚ ਮੜ-ਵਟਣਾ 

ਵੀ ਹੁੰਦਾ ਹੈ।(ਸਰਮਾਇਆ, ਸੈਂਚੀ 1, ਸਫਾ 110) 


ਇਸ ਲਈ ਆਪਣੀ ਥਾਂ-ਬਦਲੀ ਦੇ ਅਮਲ 
ਦੌਰਾਨ ਇੱਕ ਜਿਣਸ ਦੁਆਰਾ ਬਣਾਇਆ ਚੱਕਰ 
ਨਾਲ ਨੇੜਿਓਂ ਗੈਦਿਆ ਹੁੰਦਾ ਹੈ। ਇਹਨਾਂ ਸਾਰੇ ਵੱਖੋ- 
ਵੱਖਰੇ ਚੱਕਰਾਂ ਦਾ ਕੁੱਲ ਜੋੜ ਜਿਣਸਾਂ ਦਾ ਪ੍ਚਲਣ 
ਕਹਾਉਂਦਾ ਹੈ ।(ਸਰਮਾਇਆ, ਸੈਂਚੀ 1, ਸਫਾ 112) 
ਸਿੱਟੇ ਵਜੋਂ, ਵਿਕਰੀ ਤੇ ਖਰੀਦਦਾਰੀ ਦਾ ਹਰੇਕ ਅਮਲ 
ਜਿਹੜਾ ਕਿ ਜਿਣਸ ਦੇ ਮਾਲਕ ਲਈ ਆਪਣੇ-ਆਪ 'ਚ ਪੂਰਾ 
ਹੈ, ਇਹੋ ਜਿਹੇ ਅਮਲਾਂ ਦੀ ਇੱਕ ਅਨੰਤ ਲੜੀ ਦਾ ਬਸ ਇੱਕ 
ਹਿੱਸਾ ਹੈ। ਆਪਣੀ ਤਮਾਮ ਕਲਪਿਤ ਅਜ਼ਾਦੀ ਦੇ ਬਾਵਜੂਦ, 
ਜਿਣਸਾਂ ਦੇ ਮਾਲਕ ਆਪਸੀ ਸਬੋਧਾਂ ਦੇ ਤਾਣੇ-ਬਾਣੇ ਰਾਹੀਂ ਜੁੜੇ 
ਹੁੰਦੇ ਹਨ ਜਿੰਨ੍ਹਾਂ ਦਾ ਉਹਨਾਂ ਨੂੰ ਨਾ ਤਾਂ ਕੋਈ ਬੋਧ ਹੁੰਦਾ ਹੈ ਅਤੇ 
ਨਾ ਹੀ ਓਨਾਂ ਉੱਤੇ ਉਹਨਾਂ ਦਾ ਕੋਈ ਕੌਟਰੋਲ ਹੁੰਦਾ ਹੈ: 
ਅਸੀਂ ਦੇਖਦੇ ਹਾਂ ਕਿ ਜਿਣਸਾਂ ਦਾ ਵਟਾਂਦਰਾ 
ਇੱਕ ਪਾਸੇ ਤਾਂ ਸਿੱਧੇ ਵੱਟੇ-ਸੱਟੇ ਅਧੀਨ ਮੌਜੂਦ 
ਸਾਰੀਆਂ ਸਥਾਨਕ ਤੇ ਨਿੱਜੀ ਰੋਕਾਂ ਨੂੰ ਤੋੜ ਦਿੰਦਾ ਹੈ, 
ਅਤੇ ਦੂਜੇ ਪਾਸੇ, ਇਹ ਸਮਾਜਿਕ ਸਬੇਧਾਂ ਦੇ ਪੂਰੇ ਜਾਲ 
ਨੂੰ ਵਿਕਸਤ ਕਰਦਾ ਹੈ ਜਿਹੜੇ ਆਪਣੀ ਹੀ ਗਤੀ 
ਨਾਲ ਵਿਕਸਤ ਹੁੰਦੇ ਹਨ ਤੇ ਇਹਨਾਂ ਵਿੱਚ ਸ਼ਾਮਿਲ 
ਮਨੁੱਖਾਂ ਦੇ ਕੰਟਰੋਲ ਤੋ ਅਜ਼ਾਦ ਹੁੰਦੇ ਹਨ। 
(ਸਰਮਾਇਆ, ਸੈਂਚੀ 1, ਸਫਾ 112) 
ਹੋਰ ਅੱਗੇ, ਜਿਣਸਾਂ ਦੇ ਪ੍ਚਲਣ ਦਾ ਅਮਲ ਕੁਝ ਇਸ 
ਜਿਣਸਾਂ ਦੇ ਪ੍ਰਚਲਣ ਵਿੱਚ ਆਰਥਕ ਸੈਕਟਾਂ ਦੀ ਸੈਭਾਵਨਾ 
ਵਜੂਦਸਮੋਈ ਹੈ ਅਤੇ ਇਸਦੇ ਕਾਰਨ ਓਨਾ ਚਿਰ ਅੱਖੋਂ ਉਹਲੇ 
ਰਹਿੰਦੇ ਹਨ ਜਿੰਨਾ ਚਿਰ ਤੱਕ ਪੂਰੇ ਅਮਲ ਦੇ ਖਾਸੇ ਨੂੰ ਨਹੀਂ ਸਮਝ 
ਲਿਆ ਜਾਂਦਾ । ਜਿਣਸ ਵਿਰੋਧੀਆਂ ਦਾ ਏਕਾ ਹੈ। ਇੱਕ ਹੱਥ ਤਾਂ 
ਇੱਕ ਵਰਤੋਂ-ਕਦਰ ਹੋਣਾ ਲਾਜਮੀ ਹੈ; ਦੂਜੇ ਹੱਥ, ਇਸਨੂੰ ਇੱਕ 
ਵਟਾਂਦਰਾ ਕਦਰ ਹੋਣਾ ਲਾਜਮੀ ਹੈ ਤਾਂ ਕਿ ਉਸਦੀ ਵਰਤੋਂ-ਕਦਰ 
ਨੂੰ ਸਾਕਾਰਿਆ ਜਾ ਸਕੇ। ਇਸਦੀ ਇਹ ਦੋਹਰੀ ਰੂਪਬਦਲੀ , ਵਰਤੋਂ- 
ਕਦਰ ਤੋਂ ਵਟਾਂਦਰਾ-ਕਦਰ ਤੇ ਵਟਾਂਦਰਾ-ਕਦਰ ਤੋਂ ਵਰਤੋਂ- 
ਕਦਰ, ਮੁਦਰਾ ਦੇ ਮਾਧਿਅਮ ਨਾਲ ਸਿਰੇ ਚੜ੍ਹਦੀ ਹੈ। ਜਿਣਸ ਤੋਂ 
ਮੁਦਰਾ ਵਿੱਚ ਰੂਪਬਦਲੀ ਨਾਲ ਇਹ ਆਪਣੀ ਵਰਤੋਂ-ਕਦਰ 
ਤਿਆਗ ਦਿੰਦੀ ਹੈ ਤੇ ਇੱਕ ਸ਼ੁੱਧ ਵਟਾਂਦਰਾ-ਕਦਰ ਬਣ ਜਾਂਦੀ 


ਚਲੀ ਜਾਂਦੀ ਹੈ ਜਿਹੜਾ ਇਸਨੂੰ ਅੱਗੇ ਕੋਈ ਹੋਰ ਜਿਣਸ ਖਰੀਦਣ (ਬਾਕੀ ਸਫ਼ਾ 46 'ਤੇ) 
ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਅਗਸਤ 2013 ੨ 29 


5।। 58000 4800 5॥10। 0 €00॥ 


੧3101੧੧15006001ਗ1.60।। 


ਜਿਣਸ ਪੈਦਾਵਾਰ 
(ਪੰਨਾ 29 ਦਾ ਬਾਕੀ) 
ਹੈ; ਮੁਦਰਾ ਤੋਂ ਜਿਣਸ ਵਿੱਚ ਰੁਪਬਦਲੀ ਨਾਲ ਇਹ ਆਪਣੀ 
ਵਟਾਂਦਰਾ-ਕਦਰ ਤਿਆਗ ਦਿੰਦੀ ਹੈ ਤੇ ਇੱਕ ਵਰਤੋਂ-ਕਦਰ ਬਣ 
ਜਾਂਦੀ ਹੈ। ਪਰ ਜੇ ਇਹ ਅਮਲ ਅਧਵਿਚਾਲੇ ਅਟਕ ਜਾਵੇ, ਤਾਂ 
ਇੱਕ ਅਜਿਹੀ ਹਾਲਤ ਪੈਦਾ ਹੋ ਸਕਦੀ ਹੈ ਜਿਸ ਵਿੱਚ ਅਜਿਹੀਆਂ 
ਉਪਜਾਂ ਦਾ ਐਬਾਰ ਲੱਗ ਜਾਵੇਗਾ ਜਿੰਨ੍ਹਾਂ ਦੀ ਵਰਤੋਂ-ਕਦਰ 
ਸਾਕਾਰੀ ਨਹੀਂ ਜਾ ਸਕੇਗੀ ਕਿਉਂਕਿ ਉਹ ਇੱਕ ਵਟਾਂਦਰਾ-ਕਦਰ 
ਵਜੋਂ ਨਹੀਂ ਸਾਕਾਰੀਆਂ ਜਾ ਸਕਦੀਆਂ। ਦੂਜੇ ਸ਼ਬਦਾਂ ਵਿੱਚ, 
ਉਹਨਾਂ ਦੀ ਵਰਤੋਂ ਨਹੀਂ ਹੋ ਸਕੇਗੀ, ਇਸ ਲਈ ਨਹੀਂ ਕਿ ਕਿਸੇ 
ਨੂੰ ਉਹਨਾਂ ਦੀ ਲੋੜ ਨਹੀਂ, ਸਗੋਂ ਇਸ ਲਈ ਕਿ ਜਿਹਨਾਂ ਨੂੰ 
ਉਹਨਾਂ ਦੀ ਲੋੜ ਹੈ ਉਹਨਾਂ ਕੋਲ ਖਰੀਦਣ ਲਈ ਮੁਦਰਾ ਨਹੀਂ 
ਹੈ।ਇਹ ਗਰੀਬੀ, ਦਾ ਵਿਰੋਧਾਭਾਸ ਹੈ ਭਾਵ ਬਹੁਲਤਾ ਦੇ ਬਾਵਜੂਦ 
ਗਰੀਬੀ ਜਿਸਦਾ ਪਰਛਾਵਾਂ ਹਰ ਜਿਣਸ-ਪੈਦਾਵਾਰੀ ਸਮਾਜ ਉੱਤੇ 
ਪੈਂਦਾ ਹੈ, ਸਾਡੇ ਆਪਣੇ ਸਮਾਜ ਵਿੱਚ ਚਰਮਸੀਮਾ 'ਤੇ ਪਹੋਚ 
ਰਿਹਾ ਹੈ। 
ਇਸ ਲਈ, ਜਿਵੇਂ ਕਿ ਲੈਨਿਨ ਨੇ ਦਿਖਾਇਆ, ਜਿਣਸਾਂ 
ਬਾਰੇ ਮਾਰਕਸ ਦਾ ਵਿਸ਼ਲੇਸ਼ਣ ਸਿਆਸੀ ਆਰਥਿਕਤਾ ਤੇ 
ਦਵੈਦਾਤਮਕਤਾ ਦੋਵਾਂ ਦੇ ਅਧਿਐਨ ਲਈ ਬਹੁਤ ਹੀ ਜਰੂਰੀ ਹੈ: 
ਆਪਣੀ ਲਿਖਤ ਸਰਮਾਇਆ ਵਿੱਚ, 
ਮਾਰਕਸ ਨੇ ਸਭ ਤੋਂ ਪਹਿਲਾਂ ਬੁਰਜੂਆ (ਜਿਣਸ- 
ਪੈਦਾਵਾਰੀ) ਸਮਾਜ ਦੇ ਸਭ ਤੋਂ ਸਧਾਰਨ, ਸਭ ਤੋਂ ਆਮ 
ਤੇ ਬੁਨਿਆਦੀ ਸਬੰਧ, ਇੱਕ ਸਬੈਧ ਜਿਹੜਾ ਅਰਬਾਂ- 
ਖਰਬਾਂ ਵਾਰੀ ਦੁਹਰਾਇਆ ਜਾਂਦਾ ਹੈ, ਭਾਵ ਜਿਣਸਾਂ 
ਦੇ ਵਟਾਂਦਰੇ ਦਾ ਵਿਸ਼ਲੇਸ਼ਣ ਕੀਤਾ। ਇਸ ਬੜੇ ਹੀ 
ਸਧਾਰਨ ਵਰਤਾਰੇ, ਬੁਰਜੂਆ ਸਮਾਜ ਦੀ 'ਕੋਸ਼ਿਕਾ”, 
ਦਾ ਵਿਸ਼ਲੇਸ਼ਣ ਆਧਨਿਕ ਸਮਾਜ ਦੀਆਂ ਸਾਰੀਆਂ 
ਵਿਰੋਧਤਾਈਆਂ ਜਾਂ ਸਾਰੀਆਂ ਵਿਰੋਧਤਾਈਆਂ ਦੇ 
ਭਰੂਣ ਰੂਪਾਂ ਨੂੰ ਸਾਹਮਣੇ ਲਿਆ ਰੱਖਦਾ ਹੈ ।(ਲੈਨਿਨ, 
ਸਮੁੱਚੀਆਂ ਲਿਖਤਾਂ ਸੈਂਚੀ 38, ਸਫਾ 360) ੪ 
(ਸਫ਼ਾ 41 ਦਾ ਬਾਕੀ) 
ਵਿਰੋਧੀ ਬਣਦੇ ਜਾਂਦੇ ਹਨ । 
ਸੈਖੇਪ ਵਿਚ, ਮੀਡੀਆ ਬਚਪਨ ਦੌਰਾਨ ਸਮਾਜੀਕਰਨ 
ਦੀ ਪ੍ਰਕਿਰਿਆ ਵਿੱਚ ਇੰਕ ਅਹਿਮ ਭੂਮਿਕਾ ਨਿਭਾਉਂਦਾ ਹੈ, ਅਤੇ 
ਸਾਰੇ ਬੋਚਿਆਂ ਨੂੰ ਇੰਕ ਹੀ ਸੋਭਿਆਚਾਰ ਦੇ ਧਰਾਤਲ 'ਤੇ ਖੜੇ 
ਉਪਭੋਗਤਾ ਦੇ ਰੂਪ ਵਿਚ ਦੇਖਦਾ ਹੈ। ਇਸ ਨਾਲ ਬਚੇ ਯਥਾਰਥਕ 
ਦੁਨੀਆਂ ਨੂੰ ਸਮਝਦੇ ਹਨ ਅਤੇ ਪੇਸ਼ ਕੀਤੀ ਗਈ ਅਤੇ ਯਥਾਰਥਕ 


(ਪੰਨਾ 12 ਦਾ ਬਾਕੀ) 
ਦੇਗੇ, 1989 ਵਿੱਚ ਭਾਗਲਪੁਰ ਦਾ ਦਗੇ , ਹੁਣ ਅਸਾਮ ਦਾ ਦੇਗੇ 
ਆਦਿ ਵਿੱਚ ਸਿੱਧੇ ਜਾਂ ਅਸਿੱਧੇ ਰੂਪ 'ਚ ਕਾਂਗਰਸ ਹੀ ਕਸੂਰਵਾਰ 
ਰਹੀ ਹੈ। ਕਿਉਂਕਿ ਸਰਕਾਰੀ ਮਸ਼ੀਨਰੀ ਹੈਦੇ ਹੋਏ ਵੀ ਫਿਰਕੂ 
ਸਮਾਜਧ੍ਰੋਹੀ ਅਨਸਰਾਂ ਨੂੰ ਨਾ ਕੁਚਲਨਾ ਵੀ ਸਵਾਲ ਖੜਾ ਕਰਦਾ 
ਹੈ ।ਸੈਸਦੀ ਖੌਬੇਪੱਖੀ ਫਿਰਕੂ-ਵਿਰੋਧ ਵਿੱਚ ਸਸਦ-ਵਿਧਾਨਸਭਾਵਾਂ 
ਵਿੱਚ ਬੈਠ ਕੇ ਹੀ ਕੁਰਸੀਆਂ ਤੋੜਦੇ ਹਨ ਅਤੇ ਨਪਸਕ ਬਹਿਸ 
ਕਰਦੇ ਹਨ । ਸਿਗੁਰ ਅਤੇ ਨੰਦੀਗ੍ਰਾਮ ਜਿਹੀਆਂ ਘਟਨਾਵਾਂ ਇਹਨਾਂ 
ਦੇ ਸਮਾਜਿਕ ਫਾਸੀਵਾਦ ਦਾ ਹੀ ਰੂਪ ਹੈ । ਬਸਤੀਵਾਦੀ ਸਤਾ ਤੋਂ 
ਵਿੱਚ ਇਸਦੇ ਵੱਡੇ ਹਿੱਸੇ ਨੇ ਸਰਮਾਏਦਾਰੀ ਪ੍ਰਬਧ ਦੀ ਸੁਰਖਿਆ 
ਕਤਾਰ ਬਣਨ ਦਾ ਹੀ ਕੈਮ ਕੀਤਾ ਹੈ। ਅਸਲ ਵਿੱਚ ਜਦ ਲੋਕਾਂ 
ਸਾਹਮਣੇ ਸਮੱਸਿਆਵਾਂ ਦੇ ਸਹੀ ਹੱਲ ਖੋਜ ਕੇ ਨਹੀਂ ਰੱਖ ਦਿੱਤੇ 
ਜਾਂਦੇ ਉਦੋਂ ਹੀ ਝੂਠੀ ਚੇਤਨਾ ਭਾਵ ਦਿਖਾਵਟੀ ਸੱਚ ਕੈਮ ਕਰ 
ਪਾਉਂਦਾ ਹੈ।ਭਾਕਪਾ, ਮਾਕਪਾ ਅਤੇ ਸਾਰੇ ਗੱਦਾਰਾਂ ਨੇ ਇੰਕ ਕਿਸਮ 
ਨਾਲ ਫਾਸੀਵਾਦ ਨੂੰ ਮਦਦ ਹੀ ਪਹੁਚਾਈ ਹੈ। ਇਹ ਜਰੂਰੀ ਨਹੀਂ 
ਹੈ ਕਿ ਲੋਕ ਉਹੀ ਕਰਦੇ ਜੋ ਉਹਨਾਂ ਨੇ ਕੀਤਾ । ਜੇਕਰ ਵਿਸ਼ੇਸ਼ 
ਕਿਸਮ ਦੇ ਸਮਾਜਿਕ ਸਿਆਸੀ ਅਤੇ ਵਿਚਾਰਧਾਰਕ ਲਹਿਰਾਂ 
ਸੀ ਕਿ ਲੋਕ ਫਾਸੀਵਾਦੀਆਂ ਦਾ ਮੋਹਰਾ ਬਣਦੇ। ਅਤ ਵਿੱਚ 
ਫਾਸੀਵਾਦ ਅਤੇ ਫਿਰਕੂਪੁਣੇ ਨੂੰ ਸਮਝ ਲੈਣਾ ਹੀ ਕਾਫ਼ੀ ਨਹੀਂ 
ਹੁੰਦਾ ਸਗੋਂ ਇਸਨੂੰ ਲੋਕਾਂ ਵਿੱਚ ਨੰਗਾ ਕਰਨਾ ਜ਼ਰੂਰੀ ਹੁੰਦਾ ਹੈ। 
ਸਾਰੇ ਤਰ੍ਹਾਂ ਦੇ ਕੌਟੜਪਥ ਦੀਆਂ ਜੜ੍ਹਾਂ ਪੋਟਣ ਲਈ ਇੱਕ ਵਿਸ਼ਾਲ 
ਤੇ ਲੰਬਾ ਵਿਚਾਰਧਾਰਕ ਘੋਲ ਲਾਜ਼ਮੀ ਹੈ। ਸਮਾਜ ਵਿੱਚ 
ਵਿਆਪਕ ਗੈਰ-ਬਰਾਬਰੀ, ਬੇਰੁਜ਼ਗਾਰੀ, ਲੁੱਟ ਆਦਿ ਦੇ ਸਹੀ 
ਕਾਰਣਾਂ ਨੂੰ ਲੋਕਾਂ ਵਿੱਚ ਪ੍ਰਚਾਰਨਾ ਜ਼ਰੂਰੀ ਹੈ ਜਾਂ ਫਿਰ ਨਾਲ ਹੀ 
ਸਾਹਮਣੇ ਰਖਦੇ ਹੋਏ ਬਦਲ 'ਤੇ ਗੱਲ ਕਰਨਾ ਬੇਹਦ ਲਾਜ਼ਮੀ 
ਹੁਦਾ ਹੈ। ਬਾਕੀ ਇਤਿਹਾਸ ਗਵਾਹ ਹੈ ਕਿ ਕਿਰਤੀ ਲੋਕਾਂ ਦੀ 
ਜਮਾਤੀ ਇੰਕਜੌਟ ਮਜ਼ਬੂਤ ਤਾਕਤ ਹੀ ਫਾਸੀਵਾਦ ਨੂੰ ਮਿਟੀ ਵਿਚ 
ਮਿਲਾ ਸਕਦੀ ਹੈ ਅਤੇ ਮਿਲਾਵੇਗੀ । ੪ 
ਨਾਇੰਕਨ ਕੋਟਾਈ ਕਾਂਡ 
(ਪੰਨਾ 10 ਦਾ ਬਾਕੀ) 

ਵਾਲੀਆਂ ਧੌਕੇਸ਼ਾਹੀਆਂ ਖਿਲਾਫ਼ ਵੀ ਡੋਂਟ ਕੇ ਖਲੋਣਾ ਚਾਹੀਦਾ 
ਹੈ।ਇਹ ਲੜਾਈ ਮਨੱਖ ਹੌਥੋਂ ਮਨੁੱਖ ਦੇ ਕਿਸੇ ਵੀ ਪ੍ਰਕਾਰ ਦੇ ਦਾਬੇ 
ਖਿਲਾਫ਼ ਘੋਲ਼ ਦਾ ਹਿੱਸਾ ਹੈ। ਬਿਹਤਰ ਸਮਾਜ ਦੀ ਉਸਾਰੀ ਦੀ 
ਸੋਚ ਰੌਖਣ ਵਾਲੇ ਹਰ ਨੌਜਵਾਨ ਨੂੰ ਬਿਨਾਂ ਕਿਸੇ ਦੇਰ ਤੋ ਔਗੇ 
ਆਉਣਾ ਚਾਹੀਦਾ ਹੈ। ਆਖ਼ਰ ਕਦੋਂ ਤੌਕ ਦੇਸ਼ ਦੇ ਨੌਜਵਾਨ 


ਦੁਨੀਆਂ ਵਿੱਚ ਫਰਕ ਔਤ ਨੂੰ ਸੋਭਿਆਚਾਰਕ ਭਰਮਾਂ ਨੂੰ ਜਨਮ _ਧਰਮਪੁਰੀ ਜਿਹੀਆਂ ਘਟਨਾਵਾਂ ਨੂੰ ਮੂਕ ਦਰਸ਼ਕ ਬਣ ਕੇ ਦੇਖਦੇ- 
ਦਿੰਦਾ ਹੈ। ਅਨੁਵਾਦ :- ਗੁਰਪ੍ਰੀਤ ਸੁਣਦੇ ਰਹਿਣਗੇ ?੪ 
ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਅਗਸਤ 2013 ੨ 46 


5।। 58000 4800 5॥10। 0 €00॥ 


੧3101੧੧15006001ਗ1.60।। 


ਵੇਚਣ ਲਈ ਖਰੀਦਣਾ 


# ਜਾਰਜ ਭਾਸ਼ਨ 


1. ਵਾਫਰ ਪੈਦਾਵਾਰ 
ਵਟਾਂਦਰੇ ਲਈ ਪੈਦਾਵਾਰ ਉਦੋਂ ਹੀ ਸੈਭਵ ਹੋ ਸਕਦੀ 
ਹੈ ਜਦੋਂ ਕਿਰਤ ਦੀ ਸਮਾਜਿਕ ਵੰਡ ਇੰਨੀ ਕੁ ਵਿਕਸਤ ਹੋ ਚੁੱਕੀ 
ਹੋਵੇ ਕਿ ਕਾਫੀ ਮਿਕਦਾਰ ਵਿੱਚ ਵਾਫਰ ਪੈਦਾ ਕਰ ਸਕਦੀ ਹੋਵੇ। 
ਉਹ ਕੀ ਵਜ੍ਹਾ ਹੈ ਜਿਸ ਨੇ ਮਨੁੱਖ ਨੂੰ ਆਪਣੀਆਂ ਲੋੜਾਂ ਤੋਂ 
ਜ਼ਿਆਦਾ ਧੈਦਾ ਕਰਨ ਲਈ ਉਕਸਾਇਆ ? ਉਹ ਜਾਨਵਰਾਂ ਦੀ 
ਤਰ੍ਹਾਂ ਜ਼ਿੰਦਾ ਰਹਿਣ ਦੇ ਪੱਧਰ ਤੱਕ ਹੀ ਸੰਤੁਸ਼ਟ ਕਿਉਂ ਨਹੀਂ ਹੈ ? 
ਇਸਦਾ ਜਵਾਬ ਇਹ ਹੈ ਕਿ ਆਪਣੀਆਂ ਲੋੜਾਂ ਪ੍ਰਤੀ ਹੀ ਸੁਚੇਤ 
ਹੋਣ ਵਿੱਚ ਉਹ ਜਾਨਵਰਾਂ ਤੋਂ ਵੱਖਰਾ ਹੈ, ਅਤੇ ਇਸੇ ਕਾਰਨ ਉਹ 
ਇਹਨਾਂ 'ਚ ਲਗਾਤਾਰ ਵਾਧਾ ਕਰਦਾ ਰਹਿੰਦਾ ਹੈ। ਜੋ ਕੁਝ ਪਹਿਲਾਂ 
ਬੇਲੋੜਾ ਹੈਦਾ ਹੈ, ਉਹ ਹੁਣ ਆਦਤ ਦੇ ਜ਼ੋਰ ਸਦਕਾ ਲੋੜ ਬਣ 
ਜਾਂਦਾ ਹੈ। ਆਪਣੀਆਂ ਲੋੜਾਂ ਪੂਰੀਆਂ ਕਰਨ ਦੀ ਸਮਰੱਥਾ ਵਿੱਚ 
ਵਿਕਾਸ ਦੇ ਹਰ ਕਦਮ ਨਾਲ, ਹਰੇਕ ਨਵੀਂ ਕਿਰਤ ਵੰਡ ਨਾਲ 
ਉਹ ਨਵੀਆਂ ਲੋੜਾਂ ਤੋਂ ਜਾਣੂ ਹੁੰਦਾ ਹੈ, ਅਤੇ ਇਸ ਅਮਲ ਦਾ 
ਕੋਈ ਔਤ ਨਹੀਂ ਹੈ। 
ਵਿੱਚ ਪੱਟੀਆਂ ਜਾਂਦੀਆਂ ਹਨ, ਜਿੱਥੋਂ ਦਾ ਕੁਦਰਤੀ ਵਾਤਾਵਰਣ 
ਨਾ ਸਿਰਫ ਉਪਜਾਊ ਹੋਵੇ ਸਗੋਂ ਵੰਨ-ਸੁਵੰਨਤਾ ਨਾਲ ਭਰਿਆ 
ਹੋਵੇ ਤਾਂ ਕਿ ਤਰ੍ਹਾਂ-ਤਰ੍ਹਾਂ ਦੀ ਕਿਰਤ ਦੇ ਵਿਕਾਸ ਲਈ ਬਹੁਤ 
ਵਧੀਆ ਮੌਕੇ ਮਿਲਣ: 
ਸਰਮਾਏ ਦੀ ਜਨਮ-ਭੂਮੀ ਬਨਸਪਤੀ ਦੀ ਬਹੁਲਤਾ ਵਾਲਾ 
ਊਸ਼ਣ-ਕਟੀਬੰਦੀ (ਕਰਕ ਰੇਖਾ ਤੇ ਮਕਰ ਰੇਖਾ ਦੇ ਵਿਚਾਲੇ ਪੈਂਦਾ 
ਖਿੱਤਾ -ਅਨੁ ) ਨਹੀਂ ਸਗੋਂ ਸਮ-ਸ਼ੀਤਊਸ਼ਣ (ਉਸ਼ਣ ਕਟੀਬੈਦੀ 
ਤੇ ਧਰਵੀ ਖਿੱਤੇ ਵਿਚਲਾ ਧਰਤ-ਖਿੱਤਾ ਜਿੱਥੇ ਮੌਸਮ ਨਾ ਬਹੁਤ 
ਠੰਢਾ ਤੇ ਨਾ ਬਹੁਤ ਗਰਮ ਹੁੰਦਾ ਹੈ - ਅਨੁ) ਖਿੱਤਾ ਹੈ । ਜ਼ਮੀਨ 
ਦੀ ਸਿਰਫ ਉਪਜਾਊ ਸ਼ਕਤੀ ਹੀ ਨਹੀਂ, ਸਗੋਂ ਜ਼ਮੀਨ ਦੀ ਵੈਨ- 
ਸੁਵੈਨਤਾ, ਕੁਦਰਤੀ ਉਪਜਾਂ ਦੀ ਵੈਨ-ਸੁਵੈਨਤਾ, ਮੌਸਮਾਂ 'ਚ 
ਬਦਲਾਅ ਉਹ ਕਾਰਕ ਹਨ ਜਿਹੜੇ ਕਿਰਤ ਦੀ ਸਮਾਜਿਕ ਵੰਡ 
ਦਾ ਭੌਤਿਕ ਅਧਾਰ ਬਣਾਉਂਦੇ ਹਨ, ਅਤੇ ਜਿਹੜੇ ਕੁਦਰਤੀ ਆਲੇ- 
ਉਸਦੀਆਂ ਸਮਰੱਥਾਵਾਂ , ਉਸਦੇ ਸਾਧਨਾਂ ਤੇ ਕਿਰਤ ਦੇ ਤਰੀਕੇ ਨੂੰ 
ਹੁਲਾਰਾ ਦਿੰਦੇ ਹਨ।(ਸਰਮਾਇਆ, ਸੈਂਚੀ 1, ਸਫਾ 513) 
ਸੱਭਿਅਤਾ ਦਾ ਮੱਢ ਤਿਨ ਖਿੱਤਿਆਂ ਵਿੱਚ ਬੱਝਾ ਮੱਧ- 
ਪੂਰਬ , ਉੱਤਰ-ਕੇਂਦਰੀ ਚੀਨ ਅਤੇ ਉੱਤਰੀ ਭਾਰਤ । ਤਿੰਨਾਂ ਵਿੱਚ 


ਨਦੀਆਂ ਦੁਆਰਾ ਵਹਾ ਕੇ ਲਿਆਂਦੀ ਮਿੱਟੀ ਨਾਲ ਢਕੀ ਜ਼ਮੀਨ 
ਵਾਲੀਆਂ ਬਹੁਤ ਉਪਜਾਊ ਘਾਟੀਆਂ ਹਨ। ਨੀਲ ਨਦੀ ਘਾਟੀ, 
ਦਜਲਾ ਤੇ ਫਰਾਤ ਘਾਟੀਆਂ, ਸਿੰਧ ਤੇ ਰੈਗਾ ਘਾਟੀਆਂ। ਇਹ 
ਮਹਿਜ ਇਤਫਾਕੀਆ ਨਹੀਂ ਕਿ ਇਹੀ ਉਹ ਤਿੰਨ ਜਗ੍ਹਾਵਾਂ ਹਨ 
ਜਿੱਥੇ ਮੁਦਰਾ ਦੀ ਖੋਜ ਹੋਈ । ਮੱਧ-ਪੂਰਬ ਦਾ ਖਿੱਤਾ ਤਾਂ ਖਾਸ 
ਤੌਰ 'ਤੇ ਵੈਨ-ਸੁਵੈਨਤਾ ਪੱਖੋਂ ਅਮੀਰ ਹੈ। ਇਸ ਖਿੱਤੇ ਵਿੱਚ 
ਵਾਹੀਯੋਗ ਜਮੀਨ, ਪਸ਼ੂ-ਪਾਲਣ ਲਈ ਢੁਕਵੀਂ ਜ਼ਮੀਨ , ਲੱਕੜ, 
ਪੱਥਰ ਤੇ ਧਾਤਾਂ ਨਾਲ਼ ਭਰਪੂਰ ਪਹਾੜ, ਇੱਕ-ਦੂਜੇ ਦੇ ਨਾਲੋਂ- 
ਨਾਲ ਪਏ ਹਨ, ਅਤੇ ਇਸ ਦੇ ਪੱਛਮ ਵਿੱਚ ਭੂ-ਮੱਧ ਸਾਗਰ ਹੈ 
ਸਾਜ਼ਗਾਰ ਹਨ। 
ਨਦੀ-ਘਾਟੀਆਂ ਦੀ ਉਪਜਾਊ ਸ਼ਕਤੀ ਸਿੰਜਾਈ ਉੱਤੇ 
ਤੌਰ 'ਤੇ ਮੱਧ-ਪੂਰਬ ਲਈ । ਇੱਕ ਖਾਸ ਇਲਾਕੇ ਵਿੱਚ ਪੈਣ ਵਾਲੇ 
ਇੰਜੀਨਿਅਰਿੰਗ, ਤਾਰਾ-ਵਿਗਿਆਨ ਤੇ ਹੜ੍ਹਾਂ ਨੂੰ ਰੋਕਣ ਦੇ ਦੂਜੇ 
ਪੱਖਾਂ 'ਚ ਮੁਹਾਰਤ ਰੱਖਣ ਵਾਲੇ ਸਰਦਾਰਾਂ ਜਾਂ ਪੁਜਾਰੀਆਂ ਦੁਆਰਾ 
ਜਥੇਬੈਦ ਕੀਤੀ ਗਈ ਸਮੂਹਿਕ ਕਿਰਤ ਮਿੱਟੀ ਦੇ ਬੈਨ੍ਹ ਬਣਾਉਂਦੀ 
ਸੀ (ਸਰਮਾਇਆ, ਸੈਚੀ 1, ਸਫਾ 514)। 
ਇਸ ਤਰੀਕੇ ਨਾਲ, ਪਿੰਡ ਹੌਲੀ-ਹੌਲੀ ਸ਼ਹਿਰਾਂ ਵਿੱਚ 
ਵਿਕਸਤ ਹੋ ਗਏ, ਅਤੇ ਪੈਦਾਵਾਰ ਨੂੰ ਜਥੇਬੋਦ ਕਰਨ ਵਾਲੇ 
ਸਰਦਾਰਾਂ ਨੇ ਖੁਦ ਨੂੰ ਪੈਦਾਵਾਰ ਦੇ ਸਾਧਨਾਂ ਦੇ ਰਾਖੇ ਜਾਂ ਮਾਲਕਾਂ 
ਦੇ ਰੂਪ ਵਿੱਚ, ਦੂਜੇ ਸ਼ਬਦਾਂ 'ਚ ਕਿਹਾ ਜਾਵੇ ਕਿ ਇੱਕ ਹਾਕਮ 
ਜਮਾਤ ਦੇ ਰੂਪ ਵਿੱਚ ਸਥਾਪਤ ਕਰ ਲਿਆ । ਇਸ ਤਰ੍ਹਾਂ, ਸਮਾਜ 
ਵਿੱਚ ਜਮਾਤੀ ਵੰਡ ਇੱਕ ਨਵੀਂ, ਸਿਫਤੀ ਤੌਰ 'ਤੇ ਨਵੀਂ ਕਿਰਤ 
ਵੰਡ, ਮਾਨਸਿਕ ਤੇ ਸਰੀਰਕ ਕਿਰਤ ਵਿੱਚ ਵੰਡ ਦੇ ਰੂਪ ਵਿੱਚ 
ਪੈਦਾ ਹੋਈ। ਸਰੀਰਕ ਕਿਰਤ ਕਰਨ ਵਾਲੇ ਕਾਮਿਆਂ ਦੁਆਰਾ 
ਪੈਦਾ ਕੀਤੀ ਵਾਫਰ ਨੂੰ ਹੜੱਪ ਕੇ, ਹਾਕਮ ਜਮਾਤ ਨੇ ਇਸਨੂੰ 
ਕਿਰਤ ਦੇ ਨਵੇਂ ਖੇਤਰ ਪੈਦਾ ਕਰਨ ਲਈ ਵਰਤਿਆ।ਰਾਜ, ਕਨੂੰਨ, 
ਧਰਮ, ਕਲਾਵਾਂ ਤੇ ਵਿਗਿਆਨ ਵਰਗੀਆਂ ਸੱਭਿਅਕ ਸਮਾਜ 
ਜਾਣੂ ਹਾਂ, ਦੇ ਵਿਕਸਤ ਹੋਣ ਲਈ ਮਾਨਸਿਕ ਤੇ ਸਰੀਰਕ ਕਿਰਤ 
ਵਿੱਚ ਵੰਡ ਇੱਕ ਪੂਰਵ-ਸ਼ਰਤ ਸੀ। 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ % ਸਤੌਬਰ, 2013 % 37 


5।। 58000 9800 5॥10। 0 ੬00੧ 


(3101੧150060011.60।। 


2. ਵਪਾਰੀਆਂ ਦਾ ਸਰਮਾਇਆ 

ਜਿਣਸਾਂ ਦੇ ਮਾਲਕ ਮੈਡੀ ਵਿੱਚ ਇੱਕ-ਦੂਜੇ ਨੂੰ ਅਜ਼ਾਦ 
ਤੇ ਬਰਾਬਰ ਦੇ ਏਜੰਟਾਂ ਦੀ ਹੈਸੀਅਤ ਵਿੱਚ ਟੱਕਰਦੇ ਹਨ । ਪਰ 
ਇਸਦਾ ਇਹ ਮਤਲਬ ਉੱਕਾ ਹੀ ਨਹੀਂ ਹੈ ਕਿ ਉਸ ਭਾਈਚਾਰੇ 
ਜਿਸ ਨਾਲ ਉਹ ਸਬੈਧ ਰੱਖਦੇ ਹਨ, ਦੇ ਵੀ ਅਜ਼ਾਦ ਤੇ ਬਰਾਬਰ 
ਹੈਸੀਅਤ ਰੱਖਣ ਵਾਲੇ ਮੈਂਬਰ ਹਨ । ਜਿੱਥੇ ਕਿਤੇ ਵੀ ਜਿਣਸਾਂ ਦਾ 
ਪ੍ਰਚਲਣ ਅੱਛਾ-ਖਾਸਾ ਵਿਕਸਤ ਹੈ, ਉੱਥੇ ਮੋਡੀ ਵਿੱਚ ਨਾ ਸਿਰਫ 
ਕਿਸਾਨ ਤੇ ਦਸਤਕਾਰ ਹੀ ਆਪਣੀਆਂ ਤਤਕਾਲੀ ਲੋੜਾਂ ਦੀ 
ਪੂਰਤੀ ਖਾਤਰ ਆਉਂਦੇ ਹਨ ,ਸਗੋਂ ਭੂਮੀਪਤੀ, ਵਪਾਰੀ ਤੇ ਸੂਦਖੋਰ 
ਵੀ ਮੈਡੀ ਵਿੱਚ ਆਉਂਦੇ-ਜਾਂਦੇ ਹਨ । ਇਹ ਸਾਰੇ ਉੱਥੇ ਜਿਣਸ- 
ਮਾਲਕਾਂ ਦੇ ਰੂਪ ਵਿੱਚ ਮਿਲਦੇ ਹਨ । ਹੋਰ ਜਿਹੜਾ ਵੀ ਰਿਸ਼ਤਾ 
ਉਹਨਾਂ ਵਿਚਕਾਰ ਹੁੰਦਾ ਹੈ, ਮੈਡੀ ਵਿੱਚ ਉਹ ਅੱਖੋਂ ਉਹਲੇ ਕਰ 
ਦਿੱਤਾ ਜਾਂਦਾ ਹੈ। 

ਇੱਕ ਗਰੀਬ ਕਿਸਾਨ ਜਿਹੜਾ ਆਈ-ਚਲਾਈ ਵਿੱਚ 
ਮਸਾਂ-ਮਸਾਂ ਗੁਜ਼ਾਰਾ ਚਲਾਉਂਦਾ ਹੈ, ਆਪਣੀ ਲੋੜ ਦੀ ਚੀਜ 
ਖਰੀਦਣ ਲਈ ਆਪਣੀ ਉਪਜ ਨੂੰ ਘਾਟਾ ਪਾ ਕੇ ਵੇਚਣ ਲਈ 
ਮਜਬੂਰ ਹੁੰਦਾ ਹੈ। ਪ੍ਰੰਤੂ ਅਮੀਰ ਕਿਸਾਨ ਜਾਂ ਭੂਮੀਪਤੀ ਉਡੀਕ 
ਕਰ ਸਕਦਾ ਹੈ।ਉਹ (ਆਪਣੀ ਉਪਜ) ਵੇਚਣ ਲਈ ਬੱਝਾ ਨਹੀਂ 
ਹੈਦਾ; ਅਤੇ ਜੇ ਉਹ ਵਿਕਰੀ ਕਰਦਾ ਵੀ ਹੈ ਤਾਂ ਵੀ ਉਹ ਖਰੀਦਦਾਰੀ 
ਕਰਨ ਨੂੰ ਕਿਸੇ ਹੋਰ ਦਿਨ ਲਈ ਮੁਲਤਵੀ ਕਰ ਸਕਦਾ ਹੈ । ਮੇਡੀ 
ਦੀਆਂ ਕੀਮਤਾਂ ਵਿੱਚ ਆਉਂਦੇ ਰੋਜ-ਰੋਜ ਦੇ ਉਤਾਰ-ਚੜਾਵਾਂ 
ਦਾ ਫਾਇਦਾ ਲੈ ਕੇ ਉਹ ਮਹਿੰਗਾ ਵੇਚ ਸਕਦਾ ਹੈ ਤੇ ਸਸਤਾ 
ਖਰੀਦ ਸਕਦਾ ਹੈ । ਇੱਥੋਂ ਅਗਲਾ ਕਦਮ ਥੋੜੀ ਹੀ ਦੂਰ ਹੈ, ਜਿੱਥੇ 
ਉਹ ਮਹਿੰਗੇ ਭਾਅ ਵੇਚਣ ਲਈ ਸਸਤਾ ਖਰੀਦਦਾ ਹੈ। 

ਪਹਿਲੇ ਯੂਨਾਨੀ ਫਿਲਾਸਫਰਾਂ ਵਿੱਚੋਂ ਇੱਕ, ਥੇਲਜ਼ 
ਬਾਰੇ ਇੱਕ ਕਹਾਣੀ ਚੱਲਦੀ ਹੈ। ਉਸਦੇ ਜਨਮ ਤੋਂ' ਕੁਝ ਸਮਾਂ 
ਪਹਿਲਾਂ ਹੀ, ਤੇ ਉਸਦੇ ਜਨਮਸਥਾਨ ਤੋਂ ਜ਼ਿਆਦਾ ਦੂਰ ਨਹੀਂ, 
ਸਿੱਕਿਆਂ ਦੀ ਖੋਜ ਹੋਈ ਸੀ। ਤਾਰਾ-ਵਿਗਿਆਨ ਦਾ ਮਾਹਿਰ 
ਹੋਣ ਕਰਕੇ ਇੱਕ ਸਿਆਲ ਉਸਨੇ ਚੰਗੀ ਫਸਲ ਹੋਣ ਦੀ 
ਭਵਿੱਖਬਾਣੀ ਕੀਤੀ, ਅਤੇ ਬਹੁਤ ਹੀ ਥੋੜੇ ਪੈਸਿਆਂ ਬਦਲੇ ਜੈਤੂਨ 
ਉੱਤੇ ਲੈ ਲਿਆ। ਕੁਝ ਸਮੇਂ ਬਾਅਦ ਜਦੋਂ ਫਸਲ ਦਾ ਭਾਰੀ ਝਾੜ 
ਨਿਕਲਿਆ ਤਾਂ ਜੈਤੂਨ ਦਾ ਤੇਲ ਕੱਢਣ ਵਾਲੀਆਂ ਮਸ਼ੀਨਾਂ ਦੀ 
ਭਾਰੀ ਮੋਗ ਪੈਦਾ ਹੋ ਗਈ, ਅਤੇ ਇਹਨਾਂ ਮਸ਼ੀਨਾਂ ਨੂੰ ਮੋਟੇ ਪੈਸੇ ਲੈ 
ਕੇ ਕਿਰਾਏ ਉੱਤੇ ਦੇਣ ਰਾਹੀਂ' ਥੇਲਜ਼ ਨੇ ਭਾਰੀ ਕਮਾਈ ਕੀਤੀ। 
ਇਸ ਤਰ੍ਹਾਂ ਪਹਿਲਾ ਫਿਲਾਸਫਰ ਪਹਿਲਾ ਫਾਇਨੈੱਸਰ ਵੀ ਸੀ। 
ਇਹ ਤਾਂ ਸਿਰਫ ਸ਼ੁਰੂਆਤ ਸੀ। ਸਾਡੇ ਆਪਣੇ ਸਮਿਆਂ ਵਿੱਚ ਵੀ 
ਅਸੀਂ ਸੱਟੇਬਾਜ਼ਾਂ ਨੂੰ ਕਿਸੇ ਕੱਚੇ ਮਾਲ ਦੇ ਸੈਸਾਰ ਭਰ ਦੇ ਭੰਡਾਰਾਂ 
ਨੂੰ ਖਰੀਦਦਿਆਂ ਦੇਖਦੇ ਹਾਂ ਤਾਂ ਕਿ ਉਹਨਾਂ ਨੂੰ ਸਮਾਂ ਆਉਣ `ਤੇ 
ਮੁਨਾਫਾ ਕੁੱਟਣ ਲਈ ਵੇਚਿਆ ਜਾ ਸਕੇ । 


ਕਿਸਾਨ ਖਰੀਦਣ ਲਈ ਵੇਚਦਾ ਹੈ। ਉਹ ਜਿਣਸ ਨੂੰ 
ਮੁਦਰਾ ਨਾਲ਼ ਵਟਾਉਂਦਾ ਹੈ ਤੇ ਮੁਦਰਾ ਨੂੰ ਇੱਕ ਹੋਰ ਜਿਣਸ ਨਾਲ 
ਵਟਾ ਲੈਂਦਾ ਹੈ: ਜਿਣਸ-ਮੁਦਰਾ-ਜਿਣਸ। ਪਰ ਵਪਾਰੀ ਵੇਚਣ 
ਲਈ ਖਰੀਦਦਾ ਹੈ।ਉਹ ਮੁਦਰਾ ਨੂੰ ਜਿਣਸ ਨਾਲ ਵਟਾਉਂਦਾ ਹੈ 
ਤੇ ਫਿਰ ਜਿਣਸ ਨੂੰ ਮੁੜ ਮੁਦਰਾ 'ਚ ਬਦਲ ਲੈਂਦਾ ਹੈ: ਮੁਦਰਾ- 
ਜਿਣਸ-ਮੁਦਰਾ । ਇਹ ਸਰਮਾਏ ਦੇ ਰੂਪ ਵਿੱਚ ਮੁਦਰਾ ਦੇ ਪ੍ਚਲਣ 
ਦਾ ਸਮੀਕਰਨ ਹੈ: 
ਜਿਣਸਾਂ ਦਾ ਆਮ ਪ੍ਰਚਲਣ ਵਿਕਰੀ ਨਾਲ ਸ਼ੁਰੂ ਹੁੰਦਾ ਹੈ 
ਤੇ ਖਰੀਦ ਨਾਲ ਖਤਮ ਹੋ ਜਾਂਦਾ ਹੈ, ਪਰ ਸਰਮਾਏ ਦੇ ਰੂਪ ਵਿੱਚ 
ਮੁਦਰਾ ਦਾ ਪ੍ਰਚਲਣ ਇੱਕ ਖਰੀਦਦਾਰੀ ਰਾਹੀਂ ਸ਼ੁਰੂ ਹੁੰਦਾ ਹੈ ਤੇ 
ਵਿਕਰੀ ਨਾਲ ਖਤਮ ਹੁੰਦਾ ਹੈ। ਇੱਕ ਮਾਮਲੇ ਵਿੱਚ ਸ਼ੁਰੂਆਤੀ- 
ਹੈ ।ਪਹਿਲੇ ਵਿੱਚ ਗਤੀ ਮੁਦਰਾ ਦੇ ਮਾਧਿਅਮ ਰਾਹੀਂ ਹੁੰਦੀ ਹੈ, ਤੇ 
ਦੂਜੇ ਵਿੱਚ ਜਿਣਸ ਰਾਹੀਂ ਹੁੰਦੀ ਹੈ। (ਸਰਮਾਇਆ, ਸੈਂਚੀ 1, 
ਸਫਾ 148) 
ਜਿਣਸਾਂ ਦਾ ਸਧਾਰਨ ਪ੍ਰਚਲਣ ਜਿਣਸ ਦੇ ਰੂਪ ਵਿੱਚ 
ਹੀ ਸ਼ੁਰੂ ਤੇ ਖਤਮ ਹੁੰਦਾ ਹੈ ਜਿਹੜਾ ਵਰਤੋਂ-ਕਦਰ ਵਿੱਚ ਵਾਧਾ 
ਕਰਦਾ ਹੈ ਤੇ ਪ੍ਚਲਣ 'ਚੋਂ ਬਾਹਰ ਨਿੱਕਲ ਜਾਂਦਾ ਹੈ ।ਸਰਮਾਏ ਦੇ 
ਰੂਪ ਵਿੱਚ ਮੁਦਰਾ ਦਾ ਪ੍ਰਚਲਣ ਮੁਦਰਾ ਰਾਹੀਂ ਸ਼ੁਰੂ ਤੇ ਖਤਮ ਹੋਦਾ 
ਹੈ ਜਿਹੜਾ ਵਟਾਂਦਰਾ-ਕਦਰ 'ਚ ਵਾਧਾ ਕਰਦਾ ਹੈ ਤੇ ਮੁੜ ਤੋਂ 
ਪ੍ਰਚਲਣ ਵਿੱਚ ਚਲਾ ਜਾਂਦਾ ਹੈ: 
ਜਿਣਸ-ਮੁਦਰਾ-ਜਿਣਸ ਦਾ ਚੱਕਰ ਇੱਕ ਜਿਣਸ ਦੁਆਰਾ 
ਸ਼ੁਰੂ ਹੁੰਦਾ ਹੈ ਤੇ ਇੱਕ ਹੋਰ ਦੁਆਰਾ ਖਤਮ ਹੋ ਜਾਂਦਾ ਹੈ, ਜਿਹੜੀ 
ਪ੍ਰਚਲਣ 'ਚੋਂ ਬਾਹਰ ਨਿੱਕਲ ਜਾਂਦੀ ਹੈ ਤੇ ਖਪਤ ਦੇ ਖੇਤਰ 'ਚ 
ਚਲੀ ਜਾਂਦੀ ਹੈ। ਖਪਤ, ਲੋੜ ਦੀ ਪੂਰਤੀ, ਜੇ ਇੱਕ ਸ਼ਬਦ 'ਚ 
ਕਿਹਾ ਜਾਵੇ ਤਾਂ ਵਰਤੋਂ-ਕਦਰ ਹੀ ਇਸਦਾ ਔਤ ਤੇ ਉਦੇਸ਼ ਹੈ। 
ਮੁਦਰਾ-ਜਿਣਸ-ਮੁਦਰਾ ਦਾ ਚੱਕਰ ਇਸ ਤੋਂ ਉਲਟ ਮੁਦਰਾ ਨਾਲ 
ਸ਼ੁਰੂ ਹੁੰਦਾ ਹੈ ਤੇ ਮੁਦਰਾ ਨਾਲ ਹੀ ਖਤਮ ਹੁੰਦਾ ਹੈ। ਇਸ ਲਈ ਇਸ 
ਦੀ ਮੁੱਖ ਚਾਲਕ-ਸ਼ਕਤੀ , ਤੇ ਇਸਦਾ ਮਨੋਰਥ ਸਿਰਫ ਵਟਾਂਦਰਾ- 
ਕਦਰ ਹੈ ।(ਸਰਮਾਇਆ, ਸੈਂਚੀ 1 ,ਸਫਾ 149) 
ਦੂਜੇ ਚੱਕਰ ਵਿੱਚ, ਇਸ ਤਰ੍ਹਾਂ, ਬਦਲਾਅ ਸ਼ੁੱਧ ਰੂਪ 
ਵਿੱਚ ਮਿਕਦਾਰੀ ਹੈ । ਮੁਦਰਾ ਦੀ ਇੱਕ ਰਾਸ਼ੀ ਮੁਦਰਾ ਦੀ ਵੱਡੀ 
ਰਾਸ਼ੀ ਨਾਲ ਥਾਂ-ਬਦਲੀ ਕਰਦੀ ਹੈ: ਮੁਦਰਾ-ਜਿਣਸ-ਮੁਦਰਾ: 
ਜਿੰਨੀ ਮੁਦਰਾ ਸ਼ੁਰੂ ਵਿੱਚ ਲਗਾਈ ਗਈ ਹੁੰਦੀ ਹੈ, ਅਤ 
ਵਾਧੇ ਨੂੰ ਮੈਂ “ਵਾਫਰ ਕਦਰ” ਕਹਿੰਦਾ ਹਾਂ। ਸ਼ੁਰੂ ਵਿੱਚ ਜਿਹੜੀ 
ਕਦਰ ਲਗਾਈ ਗਈ, ਨਾ ਸਿਰਫ ਉਹ ਬਣੀ ਰਹਿੰਦੀ ਹੈ, ਸਗੋਂ 
ਕਦਰ ਜੋੜ ਲੈਂਦੀ ਹੈ ਜਾਂ ਖੁਦ ਨੂੰ ਵਧਾ ਲੈਂਦੀ ਹੈ।ਇਹ ਉਹ ਗਤੀ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ % ਸਤੌਬਰ, 2013 % 38 


5।। 58000 4800 5॥10। 0 ੬00੧ 


੧3101੧੧150060011.60।। 


ਹੈ ਜਿਹੜੀ ਇਸਨੂੰ ਸਰਮਾਏ ਵਿੱਚ ਬਦਲਦੀ ਹੈ ।(ਸਰਮਾਇਆ, 
ਸੈਂਚੀ 1, ਸਫਾ 150) 
ਜਿਣਸਾਂ ਦੇ ਸਧਾਰਨ ਪ੍ਚਲਣ ਵਿੱਚ ਹਰੇਕ ਚੱਕਰ 
ਇਸ ਤੱਥ ਦੁਆਰਾ ਸੀਮਤ ਕਰ ਦਿੱਤਾ ਜਾਂਦਾ ਹੈ ਕਿ ਇਸਦੀ 
ਹੋਂਦ ਇੱਕ ਐਤ ਨੂੰ ਪਾਉਣ ਦੇ ਸਾਧਨ ਵਜੋਂ ਹੈ। ਕਿਸਾਨ ਉਹ 
ਕੁਝ ਵੇਚਦਾ ਹੈ ਜੋ ਉਸਨੇ ਪੈਦਾ ਕੀਤਾ ਹੈ, ਜਿਸਦੀ ਉਸਨੂੰ ਲੋੜ ਹੈ 
ਉਹ ਕੁਝ ਖਰੀਦਦਾ ਹੈ ਅਤੇ ਘਰ ਚਲਾ ਜਾਂਦਾ ਹੈ। ਪ੍ਰਤੂ ਵਪਾਰੀ 
ਮੁਦਰਾ ਦੇ ਰੂਪ ਵਿੱਚ ਸ਼ੁਰੂਆਤ ਤੇ ਐਤ ਕਰਦਾ ਹੈ। ਇੱਕ ਚੱਕਰ 
ਦਾ ਅਤ ਦੂਜੇ ਚੱਕਰ ਦੀ ਸ਼ੁਰੂਆਤ ਬਣ ਜਾਂਦਾ ਹੈ: 
ਜਿਣਸਾਂ ਦਾ ਸਧਾਰਨ ਪ੍ਰਚਲਣ ਭਾਵ ਖਰੀਦਣ ਲਈ 
ਵੇਚਣਾ, ਪ੍ਰਚਲਣ ਤੋਂ ਨਿੱਖੜੇ ਹੋਏ ਮਨੋਰਥ ਭਾਵ ਕਿ ਵਰਤੋਂ- 
ਕਦਰਾਂ ਨੂੰ ਨਮਿੱਤਣ, ਲੋੜਾਂ ਨੂੰ ਪੂਰਿਆਂ ਕਰਨ ਦਾ ਸਾਧਨ ਹੈ। 
ਦੂਜੇ ਪਾਸੇ, ਸਰਮਾਏ ਦਾ ਪ੍ਰਚਲਣ ਆਪਣੇ ਆਪ ਵਿੱਚ ਹੀ ਮਨੋਰਥ 
ਹੈ, ਕਿਉਂਕਿ ਲਗਾਤਾਰ ਨਵੇਂ ਸਿਰੇ ਤੋਂ ਸ਼ੁਰੂ ਹੋਣ ਵਾਲੇ ਇਸ ਗੇੜ 
ਅਦਰ ਰਹਿੰਦਿਆਂ ਹੋਇਆਂ ਹੀ ਕਦਰ ਵਧਦੀ ਰਹਿ ਸਕਦੀ ਹੈ। 
ਇਸ ਲਈ ਸਰਮਾਏ ਦੇ ਪ੍ਰਚਲਣ ਦਾ ਕੋਈ ਆਦਿ-ਔਤ ਨਹੀਂ ਹੈ। 
(ਸਰਮਾਇਆ, ਸੈਂਚੀ 1, ਸਫਾ 151) 
ਵਪਾਰੀਆਂ ਦਾ ਸਰਮਾਇਆ ਹਮੇਸ਼ਾ ਹੀ ਪੈਸੇ ਉਧਾਰ 
ਦੇਣ ਦੇ ਧੰਦੇ (ਸੂਦਖੋਰੀ) ਨਾਲ ਜੁੜਿਆ ਰਿਹਾ ਹੈ। ਵਪਾਰੀ ਦੀ 
ਤਰ੍ਹਾਂ, ਸੂਦਖੋਰ ਉਧਾਰ ਦੇ ਹਰ ਗੇੜ ਨੂੰ ਮੁਦਰਾ ਨਾਲ ਸ਼ੁਰੂ ਕਰਦਾ 
ਹੈ ਤੇ ਵਧੀ ਹੋਈ ਮੁਦਰਾ ਨਾਲ ਖਤਮ ਕਰਦਾ ਹੈ । ਜਿਹੜਾ ਵਾਧਾ 
ਉਸਨੇ ਹਾਸਲ ਕੀਤਾ, ਉਹ “ਵਿਆਜ? ਹੈ, ਭਾਵ ਆਪਣੇ ਸਰਮਾਏ 
ਨੂੰ ਕਿਰਾਏ ਉੱਤੇ ਦੇਣ ਦੇ ਇਵਜ ਵਿੱਚ ਭੁਗਤਾਨ ਹੈ । ਵਪਾਰੀ 
ਹਨ, ਅਤੇ ਅਕਸਰ ਸ਼ੇਕਸਪੀਅਰ ਦੇ ਵੀਨਸ ਦੇ ਵਪਾਰੀ ਵਾਂਗ 
ਰਹਿੰਦੇ ਹਨ। ਪੈਸੇ ਉਧਾਰ ਦੇਣ ਦਾ ਧੰਦਾ ਵਿਕਸਤ ਹੋ ਕੇ ਬੈਂਕਿੰਗ 
ਦਾ ਰੂਪ ਲੈ ਲੈਂਦਾ ਹੈ। ਇੱਕ ਬੈਂਕਰ ਨੂੰ ਸਰਮਾਏ ਦਾ ਵਪਾਰ ਕਰਨ 
ਵਾਲਾ ਵਪਾਰੀ ਕਿਹਾ ਜਾ ਸਕਦਾ ਹੈ। 
ਸਸਤਾ ਖਰੀਦਣ ਤੇ ਮਹਿੰਗਾ ਵੇਚਣ ਦੇ ਆਪਣੇ ਮਕਸਦ 
ਨੂੰ ਪੂਰਾ ਕਰਨ ਲਈ ਵਪਾਰੀ ਵਿਕਰੀ ਦੇ ਖਰੀਦ ਨਾਲੋਂ ਅਲੱਗ ਹੋ 
ਜਾਣ ਕਾਰਨ ਪੈਦਾ ਹੋਣ ਵਾਲੀਆਂ ਮੋਡੀ ਐਦਰਲੀਆਂ 
ਅਸਮਾਨਤਾਵਾਂ ਦਾ ਫਾਇਦਾ ਚੁੱਕਦਾ ਹੈ। ਵਿਕਰੀ ਨਾਲੋਂ ਖਰੀਦ 
ਦਾ ਅਲੱਗ ਹੋਣਾ ਸਮੇਂ ਕਾਰਨ ਹੋ ਸਕਦਾ ਹੈ ਜਿਵੇਂ ਮੌਸਮੀ 
ਅਸਮਾਨਤਾਵਾਂ ਜਿੰਨਾਂ ਦਾ ਫਾਇਦਾ ਥੇਲਜ਼ ਨੇ ਚੁੱਕਿਆ ਸੀ, ਜਾਂ 
ਫਿਰ ਇਹ ਵੱਖ-ਵੱਖ ਸਥਾਨਾਂ ਕਾਰਨ ਹੋ ਸਕਦਾ ਹੈ।ਇੱਕ ਵਪਾਰੀ 
ਇੱਕ ਜਗ੍ਹਾ ਵਿੱਚ ਅਨਾਜ ਖਰੀਦਦਾ ਹੈ ਜਿੱਥੇ ਇਸ ਦੀ ਭਰਪੂਰਤਾ 
ਹੈ, ਅਤੇ ਇਸਨੂੰ ਕਿਸੇ ਦੂਜੇ ਇਲਾਕੇ ਵਿੱਚ ਵੇਚਦਾ ਹੈ ਜਿੱਥੇ 
ਅਕਾਲ ਪਿਆ ਹੋਇਆ ਹੈ ਜਾਂ ਫਿਰ ਉਹ ਉਹਨਾਂ ਕਬਾਇਲੀ 
ਲੋਕਾਂ ਜਿੰਨ੍ਹਾਂ ਵਿੱਚ ਅਜੇ “ਵਪਾਰਕ ਬੋਧ” ਪੈਦਾ ਨਹੀਂ ਹੋਇਆ, 
ਤੋਂ ਫਜੂਲ ਦੀਆਂ ਚੀਜਾਂ ਬਦਲੋ ਕੀਮਤੀ ਧਾਤਾਂ ਪ੍ਰਾਪਤ ਕਰ ਲੈਂਦਾ 


ਹੈ, ਅਤੇ ਉਹਨਾਂ ਨੂੰ ਆਪਣੇ ਦੇਸ਼ ਵਿੱਚ ਤਤਕਾਲੀ ਕੀਮਤਾਂ ਉੱਤੇ 
ਵੇਚ ਦਿੰਦਾ ਹੈ। ਸੱਚਾਈ ਇਹ ਹੈ ਕਿ ਆਪਣੇ ਸ਼ੁਰੂਆਤੀ ਸਮੇਂ 
ਦੌਰਾਨ, ਅਤੇ ਬਾਅਦ ਵਿੱਚ ਵੀ ਜਦੋਂ ਕਦੇ ਮੌਕਾ ਹੱਥ ਲੱਗਦਾ 
ਹੈ, ਵਪਾਰੀਆਂ ਦਾ ਸਰਮਾਇਆ ਠੱਗੀ ਨਾਲੋਂ ਨਿਖੇੜਿਆ ਜਾਣਾ 
ਔਖਾ ਹੈ: 
ਵਪਾਰਕ ਸਰਮਾਇਆ ਜਦੋਂ ਪ੍ਰਬਲਤਾ ਦੀ ਹੈਸੀਅਤ ਵਿੱਚ 
ਆ ਜਾਂਦਾ ਹੈ, ਤਾਂ ਹਰ ਥਾਂ ਠੱਗੀ ਦੇ ਇੱਕ ਢਾਂਚੇ ਦਾ ਰੂਪ ਲੈ 
ਲੈਂਦਾ ਹੈ, ਇਸ ਲਈ ਪ੍ਰਾਚੀਨ ਤੇ ਆਧੁਨਿਕ ਦੇਸ਼ਾਂ ਦਰ ਇਸਦਾ 
ਵਿਕਾਸ ਸਿੱਧੇ ਤੌਰ 'ਤੇ ਲੱਟ-ਮਾਰ, ਡਾਕੇਜ਼ਨੀ, ਗੁਲਾਮਾਂ ਦੇ 
ਕਾਰੋਬਾਰ, ਅਤੇ ਬਸਤੀਆਂ ਦੀ ਜਿੱਤ ਨਾਲ ਜੁੜਿਆ ਹੋਇਆ 
ਹੈ।(ਸਰਮਾਇਆ, ਸੈਂਚੀ 3, ਸਫਾ 325) 
ਹਨ, ਵਪਾਰਕ ਸਬੋਧ ਸਮਾਨ ਤੋਲਾਂ ਦੇ ਵਟਾਂਦਰੇ ਦੇ ਵੱਧ ਤੋਂ ਵੱਧ 
ਨੇੜੇ ਹੁੰਦੇ ਜਾਂਦੇ ਹਨ, ਜਿੱਥੇ ਵਪਾਰੀ ਵਿਚੋਲੇ ਦਾ ਰੋਲ ਨਿਭਾਉਂਦਾ 
ਹੈ: 
ਸਸਤਾ ਖਰੀਦ ਕੇ ਮਹਿੰਗਾ ਵੇਚਣਾ ਵਪਾਰ ਦਾ ਅਸੂਲ ਹੈ; 
ਇਸ ਲਈ ਇਹ ਸਮਾਨ ਤੋਲਾਂ ਦਾ ਵਟਾਂਦਰਾ ਨਹੀਂ ਹੈਦਾ।...ਸ਼ਰੂ 
ਵਿੱਚ ਮਿਕਦਾਰੀ ਅਨੁਪਾਤ ਜਿਸ ਅਨੁਸਾਰ ਉਤਪਾਦਾਂ ਦਾ 
ਵਟਾਂਦਰਾ ਹੁੰਦਾ ਹੈ, ਮਨਮਾਨਾ ਹੈਦਾ ਹੈ।... ਲਗਾਤਾਰ ਹੈਦੇ ਜਾਂਦੇ 
ਵਟਾਂਦਰੇ, ਅਤੇ ਵਟਾਂਦਰੇ ਲਈ ਹੋਰ ਵਧੇਰੇ ਨਿਯਮਤ ਮੜ- 
ਘਟਦਾ ਜਾਂਦਾ ਹੈ; ਪ੍ਰੰਤੂ ਅਜਿਹਾ ਸਭ ਤੋਂ ਪਹਿਲਾਂ ਪੈਦਾਕਾਰ ਤੇ 
ਵਪਾਰੀ ਲਈ ਵਾਪਰਦਾ ਹੈ ਜਿਹੜਾ ਮੁਦਰਾ ਦੇ ਰੂਪ ਵਿੱਚ ਕੀਮਤਾਂ 
ਦੀ ਤੁਲਨਾ ਕਰਨ ਦੀ ਪੋਜ਼ੀਸ਼ਨ ਵਿੱਚ ਹੁੰਦਾ ਹੈ ਤੇ ਕੀਮਤਾਂ ਵਿੱਚ 
ਫਰਕ ਕਾਰਨ ਬਚਣ ਵਾਲੀ ਮੁਦਰਾ ਨੂੰ ਆਪਣੀ ਜੇਬ੍ਹ ਵਿੱਚ ਪਾ 
ਲੈਂਦਾ ਹੈ। ਇਹ ਉਸਦੀਆਂ ਖੁਦ ਦੀਆਂ ਗਤੀਵਿਧੀਆਂ ਹਨ ਜਿਹਨਾਂ 
ਰਾਹੀਂ ਉਹ ਸਮਾਨਤਾ ਕਾਇਮ ਕਰਦਾ ਹੈ ।(ਸਰਮਾਇਆ, ਸੈਂਚੀ 
3, ਸਫਾ 324) 
ਇਸੇ ਦੌਰਾਨ, ਹਰੇਕ ਭਾਈਚਾਰੇ ਅਦਰ ਵਪਾਰੀ ਸ਼ਹਿਰੀ 
ਕਰਦਾ ਹੈ । ਸ਼ਹਿਰ ਤੇ ਦਿਹਾਤ ਵਿੱਚ ਵੰਡ ਜਮਾਤੀ ਸਮਾਜ 
ਦੀ ਇੱਕ ਸਥਾਈ ਖਾਸੀਅਤ ਹੈ (ਮਾਰਕਸ-ਏਂਗਲਜ, ਜਰਮਨ 
ਵਿਚਾਰਧਾਰਾ, ਸਫਾ 64)। ਆਪਣੀ ਆਰਥਕ ਤੇ ਸਿਆਸੀ 
ਪ੍ਰਬਲਤਾ ਦਾ ਫਾਇਦਾ ਲੈ ਕੇ ਸ਼ਹਿਰ ਆਪਣੀਆਂ ਮਰਜ਼ੀ ਦੀ 
ਕੀਮਤਾਂ ਥੋਪ ਕੇ, ਸਸਤਾ ਖਰੀਦ ਕੇ ਤੇ ਮਹਿੰਗਾ ਵੇਚ ਕੇ ਦਿਹਾਤ 
ਦੀ ਲੁੱਟ ਕਰਦਾ ਹੈ । (ਸਰਮਾਇਆ, ਸੈਂਚੀ 3, ਸਫਾ 781) 
ਇਸ ਤਰ੍ਹਾਂ, ਜਿਵੇਂ ਇੱਕ ਵਿਅਕਤੀ ਜਿਹੜਾ ਜਬਰੀ 
ਜਾਂ ਧੋਖੇ ਨਾਲ ਕਿਸੇ ਦੂਜੇ ਆਦਮੀ ਦੀ ਮਿਹਨਤ ਦੇ ਫਲ ਨੂੰ 
ਹੜੱਪ ਲੈਂਦਾ ਹੈ, ਵਪਾਰੀ ਵੀ ਅਜਿਹੇ ਹੀ ਕਿਸੇ ਸਮੁਦਰੀ ਡਾਕੂ ਤੋਂ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ % ਸਤੌਬਰ, 2013 % 39 


5।। 58000 9800 5॥10। 0 ੬00੧ 


੧3101੧੧150060011.60।। 


ਕਿਸੇ ਤਰ੍ਹਾਂ ਵੀ ਘੱਟ ਲੁਟੇਰਾ ਨਹੀਂ ਹੈ । ਸਸਤਾ ਖਰੀਦ ਕੇ ਮਹਿੰਗਾ 
ਵੇਚਣ ਦੇ ਧੰਦੇ ਨੂੰ ਇਸੇ ਕਾਰਨ ਕਰਕੇ ਅਰਸਤੂ ਨੇ ਅਤੇ 
ਮੋਧਕਾਲੀਨ ਚਰਚ ਨੇ ਵੀ ਨਿੰਦਿਆ ਸੀ। ਵਪਾਰੀ ਜਮਾਤ ਦੀ 
ਧਨ-ਦੌਲਤ ਅਤੇ ਤਾਕਤ ਵਧਣ ਨਾਲ ਹੀ ਇਹ ਧੰਦਾ 
ਆਦਰਯੋਗ ਬਣ ਸਕਿਆ ਹੈ। ਪੁਰਾਣੀ ਨੈਤਿਕਤਾ ਨੂੰ ਨਵੀਂ 
ਨੈਤਿਕਤਾ ਨੇ ਪਰ੍ਹੇ ਧੱਕ ਦਿੱਤਾ ਹੈ। 

ਵਪਾਰਕ ਸਰਮਾਏ ਨੇ ਸਾਰੇ ਦੌਰਾਂ ਵਿੱਚ ਹੀ ਵਰਤੋਂ- 
ਕਦਰਾਂ ਦੀ ਪੈਦਾਵਾਰ ਉੱਤੇ ਟਿਕੇ ਪੁਰਾਣੇ ਸਮਾਜਿਕ ਸਬੰਧਾਂ ਦੇ 
ਢਾਂਚੇ ਨੂੰ ਖਤਮ ਕਰਨ ਵਿੱਚ ਆਪਣਾ ਪ੍ਰਭਾਵ ਪਾਇਆ ਹੈ; ਪਰ 
ਜਿਹੜਾ ਢਾਂਚਾ ਇਸ ਤਰ੍ਹਾਂ ਨਾਲ ਹੋਂਦ ਵਿੱਚ ਆਉਂਦਾ ਹੈ ਉਹ 
ਪਹਿਲੇ ਨਾਲੋਂ ਪੈਦਾਵਾਰੀ ਤਾਕਤਾਂ ਦੇ ਵਿਕਾਸ ਦੇ ਪੱਧਰ ਦੇ ਪੱਖੋਂ 
ਵੱਖਰਾ ਹੁੰਦਾ ਹੈ।ਪ੍ਰਾਚੀਨ ਸਮਾਜ ਵਿੱਚ ਇਸ ਦਾ ਅਧਾਰ ਗੁਲਾਮਾਂ 
ਦੀ ਕਿਰਤ ਸੀ, ਮਧਕਾਲੀ ਦੌਰ ਵਿੱਚ ਭੂ-ਗੁਲਾਮਾਂ ਦੀ ਕਿਰਤ 
ਸੀ, ਆਧੁਨਿਕ ਸਮਾਜ ਵਿੱਚ ਇਸਦਾ ਅਧਾਰ ਉਜਰਤੀ-ਕਿਰਤ 
ਹੈ। ਉਜਰਤੀ-ਕਿਰਤ ਤੇ ਮਸ਼ੀਨੀ ਸਨਅਤ ਉੱਤੇ ਟਿਕਿਆ 
ਸਰਮਾਏਦਾਰੀ ਢਾਂਚਾ ਜਿਣਸ ਪੈਦਾਵਾਰ ਦੇ ਇਤਿਹਾਸ ਦੇ ਸਭ ਤੋਂ 
ਉੱਚੇ ਪੜਾਅ ਨੂੰ ਦਰਸਾਉਂਦਾ ਹੈ। 


3. ਜਿਣਸਾਂ ਦੀ ਜੜ੍ਹ-ਪੂਜਾ 
ਸਾਂਝੀ ਮਾਲਕੀ ਤੇ ਨਿਰਬਾਹ ਲਈ ਪੈਦਾਵਾਰ ਦੀ 
ਬੁਨਿਆਦ 'ਤੇ ਟਿਕੀ ਸਧਾਰਨ ਜਿਣਸ-ਪੈਦਾਵਾਰ ਨੂੰ ਮਾਰਕਸ 
ਇਸ ਤਰ੍ਹਾਂ ਦੇਖਦੇ ਹਨ: 
ਭਾਈਚਾਰੇ ਨੂੰ ਆਪਣੇ ਸਾਹਮਣੇ ਰੱਖੀਏ, ਜਿਹੜੇ ਪੈਦਾਵਾਰ ਦੇ 
ਵੱਖ-ਵੱਖ ਵਿਅਕਤੀਆਂ ਦੀ ਕਿਰਤ-ਸ਼ਕਤੀ ਭਾਈਚਾਰੇ ਦੀ 
ਬੱਝਵੀਂ ਕਿਰਤ ਵਜੋਂ ਸਚੇਤਨ ਤੌਰ 'ਤੇ ਵਰਤੀ ਜਾਂਦੀ ਹੈ ।ਸਾਡੇ 
ਭਾਈਚਾਰੇ ਦੀ ਕੌਲ ਪੈਦਾਵਾਰ ਸਮਾਜਿਕ ਪੈਦਾਵਾਰ ਹੈ। ਇੱਕ 
ਹਿੱਸਾ ਪੈਦਾਵਾਰ ਦੇ ਹੋਰ ਨਵੇਂ ਸਾਧਨਾਂ ਦਾ ਕੰਮ ਦਿੰਦਾ ਹੈ ਅਤੇ 
ਸਮਾਜਿਕ ਰੁਪ ਬਣਾਈ ਰੱਖਦਾ ਹੈ।ਪਰ ਦੂਜਾ ਹਿੱਸਾ, ਗੁਜ਼ਾਰੇ ਦੇ 
ਉਹਨਾਂ ਵਿਚਕਾਰ ਇਸ ਹਿੱਸੇ ਦੀ ਵੰਡ ਜਰੂਰੀ ਹੈ। ਇਸ ਵੰਡ ਦਾ 
ਤਰੀਕਾ ਭਾਈਚਾਰੇ ਦੀ ਪੈਦਾਵਾਰੀ ਜਥੇਬੰਦੀ ਤੇ ਪੈਦਾਕਾਰਾਂ ਦੇ 
ਹਾਸਲ ਕੀਤੇ ਇਤਿਹਾਸਕ ਵਿਕਾਸ ਦੇ ਦਰਜੇ ਅਨੁਸਾਰ ਵੱਖ- 
ਵੱਖ ਹੋਵੇਗਾ ।ਅਸੀਂ ਇਹ ਫਰਜ਼ ਕਰਾਂਗੇ, ਪਰ ਸਿਰਫ ਜਿਣਸਾਂ ਦੀ 
ਪੈਦਾਵਾਰ ਨਾਲ ਸਮਾਂਤਰ ਵਜੋਂ ਹੀ, ਕਿ ਗੁਜ਼ਾਰੇ ਦੇ ਸਾਧਨਾਂ ਵਿੱਚ 
ਹਰ ਅੱਡ-ਅੱਡ ਪੈਦਾਕਾਰ ਦਾ ਹਿੱਸਾ ਉਹਦੇ ਕਿਰਤ ਸਮੇਂ ਰਾਹੀਂ 
ਮਿਥਿਆ ਜਾਂਦਾ ਹੈ। ਕਿਰਤ-ਸਮਾਂ, ਇਸ ਸੂਰਤ ਵਿੱਚ ਦੂਹਰਾ 
ਰੋਲ ਅਦਾ ਕਰਦਾ ਹੈ । ਨਿਸ਼ਚਿਤ ਸਮਾਜਕ ਯੋਜਨਾ ਅਨੁਸਾਰ 
ਇਹਦੀ ਤਕਸੀਮ, ਕੀਤੇ ਜਾਣ ਵਾਲੇ ਵੱਖ-ਵੱਖ ਕਿਸਮ ਦੇ ਅਤੇ 


ਕਾਇਮ ਰੱਖਦੀ ਹੈ । ਦੂਜੇ ਪਾਸੇ, ਇਹ ਸਾਂਝੀ ਕਿਰਤ ਵਿੱਚ ਹਰ 
ਵਿਅਕਤੀ ਵੱਲੋਂ ਪਾਏ ਹਿੱਸੇ ਦੇ ਮਾਪ ਦਾ, ਅਤੇ ਵਿਅਕਤੀਗਤ 
ਵਰਤੋਂ ਲਈ ਵੱਖਰੀ ਕੱਢੇ ਕੁਲ ਪੈਦਾਵਾਰ ਦੇ ਹਿੱਸੇ ਵਿੱਚ ਉਹਦੇ 
ਹਿੱਸੇ ਦੇ ਮਾਪ ਦਾ ਵੀ ਕੈਮ ਕਰਦੀ ਹੈ। ਵਿਅਕਤੀਗਤ ਪੈਦਾਕਾਰਾਂ 
ਦੇ ਸਮਾਜਿਕ ਸਬੈਧ, ਉਹਨਾਂ ਦੀ ਕਿਰਤ ਤੇ ਇਸਦੀਆਂ ਉਪਜਾਂ, 
ਦੋਹਾਂ ਦੇ ਸਬੰਧ ਦੇ ਸਬੈਧ ਵਿੱਚ, ਇਸ ਸੂਰਤ ਵਿੱਚ ਪੂਰੀ ਤਰ੍ਹਾਂ 
ਸਰਲ ਅਤੇ ਸਮਝ ਆਉਣ ਵਾਲੇ ਹੈਦੇ ਹਨ, ਅਤੇ ਅਜਿਹਾ ਸਿਰਫ 
ਪੈਦਾਵਾਰ ਦੇ ਮਾਮਲੇ ਵਿੱਚ ਹੀ ਨਹੀਂ ਸਗੋਂ ਵੈਡ ਦੇ ਮਾਮਲੇ ਵਿੱਚ 
ਵੀ ਹੁੰਦਾ ਹੈ।(ਸਰਮਾਇਆ, ਸੈਂਚੀ 1, ਸਫਾ 78) 
ਆਓ ਅਸੀਂ ਹੁਣ ਇਹ ਦੇਖੀਏ ਕਿ ਨਿੱਜੀ ਜਾਇਦਾਦ 
ਤੇ ਜਿਣਸ ਪੈਦਾਵਾਰ ਦੇ ਵਿਕਾਸ ਨਾਲ ਹੋਂਦ 'ਚ ਆਏ ਨਵੇਂ 
ਸਬੈਧ ਜਿਹੜੇ ਪਹਿਲਾਂ ਜਿੰਨੇ ਸਿੱਧੇ-ਸਾਦੇ ਤੇ ਝੱਟ ਸਮਝ ਆਉਣ 
ਆਉਣ ਵਾਲੋਂ ਨਹੀਂ ਰਹਿੰਦੇ, ਕਿਸ ਤਰ੍ਹਾਂ ਨਾਲ ਪੈਦਾਕਾਰਾਂ ਦੀ 
ਚੇਤਨਾ ਵਿੱਚ ਵਿਗੜੇ ਰੂਪ ਵਿੱਚ ਪੇਸ਼ ਹੋਦੇ ਹਨ। 
ਜਿਣਸਾਂ ਦੇ ਸਧਾਰਨ ਪ੍ਰਚਲਣ ਵਿੱਚ ਸਿਰਫ ਵਾਧੂ 
ਬਚੀਆਂ ਉਪਜਾਂ ਹੀ ਵਟਾਂਦਰੇ ਦਾ ਸਮਾਨ ਬਣਦੀਆਂ ਹਨ। 
ਸਾਰੀਆਂ ਚੀਜ਼ਾਂ ਅਜੇ ਵੀ ਵਰਤੋਂ-ਕਦਰਾਂ ਦਾ ਰੂਪ ਬਣਾਈ 
ਰੱਖਦੀਆਂ ਹਨ । ਜੇ ਉਹਨਾਂ ਵਿੱਚੋਂ ਕੁਝ ਆਰਜ਼ੀ ਤੌਰ 'ਤੇ 
ਵਟਾਂਦਰਾ-ਕਦਰਾਂ ਬਣ ਜਾਂਦੀਆਂ ਹਨ, ਤਾਂ ਇਹ ਮਹਿਜ ਇਸ 
ਲਈ ਹੁੰਦਾ ਹੈ ਕਿ ਉਹਨਾਂ ਨੂੰ ਇੱਕ ਮਾਲਕ ਤੋਂ ਦੂਜੇ ਮਾਲਕ ਤੱਕ 
ਪਹੁੰਚਾਉਣ ਲਈ ਸਹੂਲਤ ਰਹੇ । ਮੁਦਰਾ ਦੀ ਵਰਤੋਂ ਹੈਦੀ ਹੈ, ਪਰ 
ਸਿਰਫ ਥਾਂ-ਬਦਲੀ ਦੇ ਉਦੇਸ਼ ਨੂੰ ਪੂਰਾ ਕਰਨ ਲਈ ਹੀ । 
ਮੁਦਰਾ ਦੇ ਸਰਮਾਏ ਦੇ ਰੂਪ ਵਿੱਚ ਪ੍ਚਲਣ ਨਾਲ, 
ਵਧੇਰੇ ਤੋਂ ਵਧੇਰੇ ਕਿਰਤ ਦੀਆਂ ਉਪਜਾਂ ਵਟਾਂਦਰੇ ਦੇ ਦਾਇਰੇ ਅਦਰ 
ਤੇ ਉਹਨਾਂ ਦੇ ਆਪਸੀ ਸਬੇਧਾਂ ਉੱਤੇ ਕੰਟਰੋਲ ਖੋ ਬਹਿੰਦੇ ਹਨ। 
ਜਿਣਸਾਂ ਦੇ ਰੂਪ ਵਿੱਚ ਛੁਪੀਆਂ ਕਿਰਤ ਦੀਆਂ ਉਪਜਾਂ ਆਪਣੀ 
ਜਿਣਸ, ਮੁਦਰਾ ਤੋਂ ਹਾਸਲ ਕਰਦੀਆਂ ਦਿਖਾਈ ਦੇਣ ਲੱਗਦੀਆਂ 
ਹਨ, ਜਿਸ ਨਾਲ ਉਹਨਾਂ ਸਭਨਾਂ ਦਾ ਸਿੱਧਾ ਵਟਾਂਦਰਾ ਸੈਭਵ 
ਹੁੰਦਾ ਹੈ ਅਤੇ ਕਿਉਂਕਿ ਮੁਦਰਾ ਸੋਨੇ ਜਾਂ ਚਾਂਦੀ ਦੀ ਬਣੀ ਹੰਦੀ ਹੈ, 
ਜਾਂਦਾ ਹੈ ਜਿਹੜਾ ਕੁਦਰਤ ਇਹਨਾਂ ਧਾਤਾਂ ਵਿੱਚ ਪਾ ਦਿੰਦੀ ਹੈ: 
ਜੋ ਵਾਪਰਦਾ ਦਿਖਾਈ ਦਿੰਦਾ ਹੈ ਉਹ ਇਹ ਨਹੀਂ ਕਿ 
ਬਾਕੀ ਸਾਰੀਆਂ ਜਿਣਸਾਂ ਦੁਆਰਾ ਆਪਣੀ ਕਦਰ ਸੋਨੇ ਦੇ ਰੂਪ 
ਵਿੱਚ ਪ੍ਰਗਟਾਉਣ ਕਾਰਨ ਸੋਨਾ ਮੁਦਰਾ ਬਣ ਜਾਂਦਾ ਹੈ, ਸਗੋਂ ਇਸ 
ਤੋਂ ਉਲਟਾ ਹੁੰਦਾ ਹੈ ਕਿ ਬਾਕੀ ਸਾਰੀਆਂ ਜਿਣਸਾਂ ਸੋਨੇ ਦੇ ਰੂਪ 
ਹੈ। ਵਿਚਕਾਰਲੇ ਪੜਾਅ ਨਤੀਜੇ ਵਿੱਚ ਦਿਖਾਈ ਨਹੀਂ ਦਿੰਦੇ 
ਅਤੇ ਕੋਈ ਨਿਸ਼ਾਨ ਪਿੱਛੇ ਛੱਡੇ ਬਿਨਾਂ ਮਿਟ ਜਾਂਦੇ ਹਨ ।ਜਿਣਸਾਂ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੪ ਸਤੌਬਰ, 2013 % 40 


5।। 58000 4800 5॥101। 0 €00॥ 


੧3101੧੧1500160011.60।। 


ਮੌਜੂਦ ਕਿਸੇ ਹੋਰ ਜਿਣਸ ਵਿੱਚ ਆਪਣੀ ਕਦਰ ਦਾ ਪੂਰਾ-ਪੂਰਾ 
ਪ੍ਰਗਟਾਵਾ ਦੇਖਦੀਆਂ ਹਨ।ਇਹ ਚੀਜ਼ਾਂ, ਸੋਨਾ ਤੇ ਚਾਂਦੀ, ਧਰਤੀ 
ਦੀ ਕੁੱਖ ਵਿੱਚੋਂ ਨਿੱਕਲਦਿਆਂ ਹੀ ਸਾਰੀ ਮਨੁੱਖੀ ਕਿਰਤ ਦਾ 
ਸਿੱਧਾ ਅਵਤਾਰ-ਰੂਪ ਹੁੰਦੀਆਂ ਹਨ। ਇਸੇ ਲਈ ਹੈ ਮੁਦਰਾ ਦਾ 
ਜਾਦੂ ।(ਸਰਮਾਇਆ, ਸੈਂਚੀ 1, ਸਫਾ 92) 
ਆਓ ਅਸੀਂ ਮੁਦਰਾ ਦੀ ਜਨਮ-ਭੂਮੀ ਤੋਂ ਇੱਕ ਹੋਰ 
ਕਹਾਣੀ ਲਈਏ। ਮਿਡਾਸ ਉੱਤਰ-ਪੱਛਮੀ ਏਸ਼ੀਆ ਮਾਈਨਰ 
ਵਿੱਚ ਫ੍ਿਜਿਆ ਦਾ ਰਾਜਾ ਸੀ। ਉਸ ਦੀਆਂ ਸੋਨੇ ਦੀਆਂ ਖਾਣਾਂ 
ਸਨ ਜਿਹਨਾਂ ਤੋਂ ਸਭ ਤੋਂ ਪਹਿਲੇ ਸਿੱਕੇ ਹੋਂਦ ਵਿੱਚ ਆਏ । ਉਹ 
ਬਹੁਤ ਅਮੀਰ ਸੀ, ਅਤੇ ਦੇਵਤਿਆਂ ਤੋਂ ਹਰ ਉਸ ਚੀਜ ਨੂੰ ਸੋਨੇ 
ਵਿੱਚ ਬਦਲ ਦੇਣ ਦਾ ਵਰ ਹਾਸਲ ਕਰ ਲਿਆ ਸੀ ਜਿਸਨੂੰ ਵੀ 
ਉਹ ਛੋਹ ਦਿੰਦਾ ਸੀ। ਨਤੀਜਾ ਇਹ ਨਿੱਕਲਿਆ ਕਿ ਉਹਦੇ ਕੋਲ 
ਖਾਣ ਜਾਂ ਪੀਣ ਲਈ ਕੁਝ ਨਾ ਬਚਿਆ। ਅਤੇ ਜੇ ਦੇਵਤਿਆਂ ਨੇ 
ਆਪਣਾ ਵਰ ਵਾਪਸ ਨਾ ਲਿਆ ਹੁੰਦਾ ਤਾਂ ਉਹ ਭੁੱਖ ਨਾਲ ਦਮ 
ਤੋੜ ਦਿੰਦਾ। 
ਇਹੀ ਵਿਰੋਧਾਭਾਸ ਦੋ ਹਜ਼ਾਰ ਸਾਲ ਬਾਅਦ ਜਿਣਸ 
ਪੈਦਾਵਾਰ ਦੇ ਮਹਾਨ ਵਾਧੇ ਸਮੇਂ ਜਿਸ ਵਿੱਚੋਂ ਸਰਮਾਏਦਾਰੀ ਪੈਦਾ 
ਹੋਈ, ਇੱਕ ਵਾਰ ਫਿਰ ਪ੍ਰਗਟ ਹੋਇਆ। ਸਰ ਟਾਮਸ ਮੋਰ ਨੇ 
1516 'ਚ ਲਿਖਿਆ: 
ਬਿਲਕੁਲ, ਗਰੀਬੀ ਵੀ, ਜਿਹੜੀ ਮਹਿਜ ਪੈਸੇ ਦੀ ਘਾਟ 
ਲੱਗਦੀ ਹੈ ਜੇ ਪੈਸੇ ਦੀ ਹੋਂਦ ਨਾ ਰਹੇ ਤਾਂ ਇਹ ਵੀ ਘੱਟ ਜਾਏਗੀ 
ਤੇ ਖਤਮ ਹੋ ਜਾਏਗੀ ।ਅਤੇ ਤੁਸੀਂ ਇਹ ਹੋਰ ਸਹਿਜ ਨਾਲ ਸਮਝੋਗੇ 
ਜੇ ਤੁਸੀਂ ਇੱਕ ਉਜਾੜੇ ਤੇ ਘੱਟ ਝਾੜ ਵਾਲੇ ਸਾਲ ਦੀ ਕਲਪਨਾ 
ਕਰੋ ਜਿਸ ਵਿੱਚ ਲੱਖਾਂ ਲੋਕ ਭੁੱਖ ਨਾਲ਼ ਮਾਰੇ ਗਏ। ਮੈਂ ਇਹ 
ਕਹਿਣ ਦਾ ਹੌਂਸਲਾ ਕਰਦਾ ਹਾਂ ਕਿ ਇਸ ਥੁੜ੍ਹ ਮਾਰੇ ਸਮੇਂ ਵਿੱਚ ਜੇ 
ਅਮੀਰਾਂ ਦੇ ਭੇਡਾਰਾਂ ਦੀ ਤਲਾਸ਼ੀ ਲਈ ਜਾਵੇ ਤਾਂ ਇਨੀ ਮੱਕੀ 
ਜਾਂ ਅਨਾਜ ਮਿਲੇਗਾ ਕਿ ਜੇ ਉਹ ਥੁੜ੍ਹ ਤੇ ਅਕਾਲ ਦੇ ਸ਼ਿਕਾਰ 
ਸਭਨਾਂ ਲੋਕਾਂ ਵਿੱਚ ਵੰਡ ਦਿੱਤਾ ਜਾਂਦਾ ਤਾਂ ਇੱਕ ਵੀ ਆਦਮੀ 
ਪਲੇਗ ਤੇ ਕੈਗਾਲੀ ਕਾਰਨ ਨਾ ਮਰਦਾ । ਆਦਮੀ ਬਹੁਤ ਸੌਖਿਆਂ 
ਹੀ ਆਪਣਾ ਗੁਜ਼ਾਰਾ ਕਰ ਸਕਦੇ ਹਨ ਜੇ ਸਾਡੇ ਤੇ ਸਾਡੇ ਗੁਜ਼ਾਰੇ 
ਦੇ ਸਾਧਨਾਂ ਵਿਚਾਲੇ ਰੋਕ ਨਾ ਬਣਨ ਵਾਲੀ ਇਹੀ ਸ਼ਹਿਜ਼ਾਦੀ 
ਸ਼ਰੀਮਤੀ ਮੁਦਰਾ ਨਾ ਹੁੰਦੀ ਜਿਹੜੀ ਰੱਬ ਦੇ ਨਾਂ `ਤੇ ਬਹੁਤ ਹੀ 
ਬੁੱਧੀਮਾਨੀ ਨਾਲ ਬਣਾਈ ਗਈ ਹੈ ਤੇ ਕਿਹਾ ਗਿਆ ਕਿ ਉਸਦੇ 
ਰਾਹੀਂ ਉੱਥੋਂ ਦਾ ਰਾਹ ਸੌਖਾਲਾ ਹੋ ਜਾਵੇਗਾ। (ਮੋਰ, ਯੂਟੋਪੀਆ, 
ਪਾਠ 2 ਸਫਾ 9) 
ਸਰ ਟਾਮਸ ਮੋਰ ਇੱਥੇ ਇਹ ਦਲੀਲ ਦਿੰਦੇ ਹਨ (ਜੇ 
ਅਸੀਂ ਉਹਨਾਂ ਦੇ ਵਿਚਾਰਾਂ ਨੂੰ ਆਧੁਨਿਕ ਅਰਥਾਂ ਵਿੱਚ 
ਬਿਆਨੀਏ) ਕਿ ਮੁਦਰਾ ਦਾ ਸਹੀ ਕੈਮ ਮਨੁੱਖੀ ਕਿਰਤ ਦੀਆਂ 
ਉਪਜਾਂ ਦੇ ਪ੍ਰਚਲਣ ਵਿੱਚ ਵਿਚੋਲੇ ਦਾ ਰੋਲ ਨਿਭਾਉਣਾ ਹੈ ਤਾਂ 
ਕਿ ਵਰਤੋਂ-ਕਦਰਾਂ ਨੂੰ ਨਮਿੱਤਿਆ ਜਾ ਸਕੇ; ਪਰ ਕਿਸੇ ਅਜਿਹੇ 
ਕਾਰਨ ਕਰਕੇ ਜਿਹੜਾ ਉਹਨਾਂ ਦੀ ਸਮਝ ਤੋਂ ਪਰ੍ਹੇ ਸੀ (ਜੋ ਅਸਲ 


ਵਿੱਚ ਵਾਫਰ ਕਦਰ ਦਾ ਹੜੱਪਿਆ ਜਾਣਾ ਹੈ), ਇਹ ਅਮਲ 
ਅੱਧ-ਵਿਚਾਲੇ ਰਹਿ ਜਾਂਦਾ ਹੈ ਜਿਸ ਦੇ ਸਿੱਟੇ ਵਜੋਂ ਪੈਦਾਕਾਰ 
ਭੁੱਖੇ ਮਰਦੇ ਹਨ । ਅਕਾਲ ਦੇ ਅਸਲੀ ਕਾਰਨਾਂ ਦੀ ਪਛਾਣ ਕਰਨ 
`ਚ ਨਾਕਾਮ ਰਹਿਣ ਕਰਕੇ ਉਹ ਇਸ ਲਈ ਸਿਰਫ ਸ਼੍ਰੀਮਤੀ ਮੁਦਰਾ 
ਦੇ ਪਲ-ਪਲ ਬਦਲਣ ਵਾਲੇ ਮਿਜਾਜ ਨੂੰ ਦੋਸ਼ ਦਿੰਦੇ ਹਨ। ਇਸ 
ਤਰ੍ਹਾਂ, ਮੁਦਰਾ, ਮਨੁੱਖੀ ਕਿਰਤ ਦੀ ਇੱਕ ਪੈਦਾਵਾਰ ਜਿਹੜੀ ਉਸਦੇ 
ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ, ਉਸਦੀਆਂ ਨਜਰਾਂ ਵਿੱਚ ਇੱਕ 
ਅਗਿਆਤ ਤਾਕਤ ਬਣ ਜਾਂਦੀ ਹੈ ਜਿਸਦੀ ਆਪਣੀ ਜ਼ਿੰਦਗੀ ਤੇ 
ਆਪਣੀ ਮਰਜ਼ੀ ਹੈ। 
ਜਿੰਨਾ ਇਹ ਮੁਦਰਾ ਲਈ ਸੱਚ ਹੈ, ਓਨਾ ਹੀ ਦੂਜੀਆਂ 
ਜਿਣਸਾਂ ਲਈ ਵੀ ਸੱਚ ਹੈ।ਜਿਣਸਾਂ ਇੱਕ ਸਮੇਂ ਪਦਾਰਥਕ ਚੀਜ਼ਾਂ 
ਅਤੇ ਕਦਰ ਦੇ ਜਮ੍ਹਾ-ਭੋਡਾਰ ਸਨ। ਉਹਨਾਂ ਦੀ ਕਦਰ ਉਹਨਾਂ 
ਵਟਾਂਦਰੇ ਸਮੇਂ ਦਾਖਲ ਹੈਦੀਆਂ ਹਨ, ਅਤੇ ਇਸ ਲਈ ਇਹ 
ਪਦਾਰਥਕ ਚੀਜ਼ਾਂ ਵਜੋਂ ਇੱਕ ਕੁਦਰਤੀ ਲੱਛਣ ਹੋਣ ਦਾ ਭਰਮ 
ਪੈਦਾ ਕਰਦੀ ਹੈ । ਅਸਲ ਵਿੱਚ, ਉਹਨਾਂ ਵਿੱਚ ਸਮੋਈ ਕਿਰਤ ਤੋਂ 
ਪੈਦਾ ਹੋਣ ਕਰਕੇ ਇਹ ਕਿਰਤ ਦੀ ਸਮਾਜਿਕ ਵੰਡ ਐਦਰ 
ਪੈਦਾਕਾਰਾਂ ਦੇ ਆਪਸੀ ਸਬੰਧਾਂ ਨੂੰ ਪ੍ਗਟਾਉਂਦੀ ਹੈ । ਇਸ ਤਰ੍ਹਾਂ , 
ਅਸਲ ਵਿੱਚ ਜਿਹੜਾ ਸਬੇਧ ਪੈਦਾਕਾਰਾਂ ਵਿਚਾਲੇ ਹੈ, ਉਹ ਚੀਜ਼ਾਂ 
ਵਿਚਾਲੇ ਸਬੋਧ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ: 
ਇੱਕ ਜਿਣਸ ਇੱਕ ਰਹੱਸਮਈ ਚੀਜ ਹੈ, ਸਿਰਫ ਇਸ 
ਕਰਕੇ ਕਿ ਇਸ ਵਿੱਚ ਮਨੁੱਖੀ ਕਿਰਤ ਦਾ ਸਮਾਜਿਕ ਖਾਸਾ ਉਸਨੂੰ 
ਕਿਰਤ ਦੀ ਉਪਜ ਵਿੱਚ ਇੱਕ ਬਾਹਰਮੁਖੀ ਖਾਸੇ ਵਜੋਂ ਦਿਖਾਈ 
ਦਿੰਦਾ ਹੈ; ਕਿਉਂਕਿ ਆਪਣੀ ਹੀ ਕਿਰਤ ਦੇ ਕੁਲ-ਜੋੜ ਨਾਲ 
ਪੈਦਾਕਾਰਾਂ ਦਾ ਸਬੈਧ ਉਹਨਾਂ ਨੂੰ ਆਪਸ ਵਿੱਚ ਸਮਾਜਿਕ ਸਬੈਧ 
ਵਜੋਂ ਨਹੀਂ, ਸਗੋਂ ਉਹਨਾਂ ਦੀ ਕਿਰਤ ਦੀਆਂ ਉਪਜਾਂ ਵਿੱਚ ਸਬੈਧ 
ਦੇ ਰੂਪ ਵਿੱਚ ਦਿਖਾਈ ਦਿੰਦਾ ਹੈ।(ਸਰਮਾਇਆ, ਸੈਂਚੀ 1 , ਸਫਾ 
78) 


ਉਪਜ ਜਿਹੜੀ ਵਟਾਂਦਰੇ ਲਈ ਹਾਜ਼ਰ ਹੁੰਦੀ ਹੈ, ਇੱਕ 
ਜਿਣਸ ਹੈ। ਪਰ ਇਹ ਇੱਕ ਜਿਣਸ ਸਿਰਫ ਇਸ ਲਈ ਹੀ ਹੈ ਕਿ 
ਦੋ ਵਿਅਕਤੀਆਂ ਜਾਂ ਭਾਈਚਾਰਿਆਂ ਵਿਚਾਲੇ ਇੱਕ ਸਬੈਧ ਇਸ 
ਚੀਜ, ਉਪਜ ਨਾਲ ਪੈਦਾਕਾਰ ਤੇ ਖਪਤਕਾਰ ਦਾ ਸਬੈਧ ਜੋੜ 
ਦਿੰਦਾ ਹੈ, ਜਿਹੜੇ ਹਣ ਇੱਕੋ ਵਿਅਕਤੀ ਨਹੀਂ ਰਹਿੰਦੇ । 
ਇੱਥੇ ਸਾਨੂੰ ਇਕਦਮ ਇਸ ਤੱਥ ਦੀ ਉਦਾਹਰਨ ਮਿਲਦੀ 
ਜਿਸਨੇ ਬੁਰਜੂਆ ਅਰਥਸਾਸ਼ਤਰੀਆਂ ਦੇ ਦਿਮਾਗਾਂ ਵਿੱਚ ਕਈ 
ਸਾਰੀਆਂ ਉਲਝਣਾਂ ਪੈਦਾ ਕੀਤੀਆਂ ਸਨ । ਅਰਥਸਾਸ਼ਤਰ ਚੀਜ਼ਾਂ 
ਦਾ ਨਹੀਂ, ਸਗੋਂ ਵਿਅਕਤੀਆਂ ਵਿਚਕਾਰ ਸਬੇਧਾਂ, ਤੇ ਐਤ ਵਿੱਚ 
ਜਮਾਤਾਂ ਵਿਚਕਾਰ ਸਬੇਧਾਂ ਦਾ ਅਧਿਐਨ ਕਰਦਾ ਹੈ; ਇਹ ਸਬੈਧ 
ਪਰ ਹਮੇਸ਼ਾਂ ਚੀਜ਼ਾਂ ਨਾਲ ਜੁੜੇ ਹੈਦੇ ਹਨ ਅਤੇ ਚੀਜ਼ਾਂ ਦੇ ਰੂਪ 'ਚ 
(ਬਾਕੀ ਪੰਨਾ 43 `ਤੇ) 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ % ਸਤੌਬਰ, 2013 % 41 


5।। 58000 4800 5॥10। 0 ੬00੧ 


੧3101੧੧150060011.60।। 


ਜਾਤੀ (ਜਨ, ਕੌਮ, ਏਥਨਾਸ) ਇਹਨਾਂ ਵਿੱਚੋਂ ਕਿਸੇ ਇੱਕ ਲੌਛਣ 
ਦੁਆਰਾ - ਸਿਰਫ਼ ਭਾਸ਼ਾ, ਸਿਰਫ਼ ਇੱਕੋ ਜਿਹੇ ਭੂਗੋਲਿਕ ਖੇਤਰ, 
ਜਾਂ ਸਿਰਫ਼ ਸੋਭਿਆਚਾਰ ਦੀ ਸਮਾਨਤਾ, ਆਦਿ- ਨਹੀਂ, ਸਗੋਂ 
ਇਹਨਾਂ ਲੌਛਣਾਂ ਦੇ ਕੌਲ ਜੋੜ ਤੋਂ ਤੈਅ ਹੁੰਦੀ ਹੈ। 

ਜਾਤੀ ਲੋਕਾਂ ਦੇ ਸਮੂਹ ਦਾ ਸਿਰਫ਼ ਇੱਕ ਰੂਪ ਹੈ। ਇੰਕ, 
ਪਰ ਕੁਲ ਜੋੜ ਮੁਖ ਰੂਪ ਹੈ, ਨਰਜਾਤੀ ਪੜਾਵਾਂ ਵਿਚ ਇਹ ਪ੍ਰਮੁੱਖ 
ਕੜੀ ਹੈ। ਇਸਦੇ ਐਦਰ ਲੋਕਾਂ ਦੇ ਅਜਿਹੇ ਸਮੂਹ ਹੋ ਸਕਦੇ ਹਨ, 
ਜੋ ਭਾਸ਼ਾ, ਆਤਮਕ ਸੋਭਿਆਚਾਰ ਅਤੇ ਰਹਿਣ-ਸਹਿਣ ਦੀਆਂ 
ਵਿਸ਼ੇਸ਼ਤਾਵਾਂ ਦੇ ਨਜ਼ਰੀਏ ਤੋਂ ਇੱਕ-ਦੂਜੇ ਤੋਂ ਭਿੰਨ ਹੋਣ । ਸਾਡੇ 
ਦੇਸ਼ ਵਿੱਚ ਕਾਲੇਂ ਸਾਗਰ ਦੇ ਤੌਂਟ 'ਤੇ ਪੇਮੋਰ ਲੋਕ ਰਹਿੰਦੇ ਹਨ, ਦੋਨ 
ਦੇ ਤੌਟ 'ਤੇ ਦੋਨ ਕਜ਼ਾਕ । ਇਹ ਦੋਵੇਂ ਹੀ, ਬੇਸ਼ੌਕ ਰੂਸੀ ਹਨ, ਪਰ 
ਬੋਲੀ ਵਿੱਚ, ਰਹਿਣ-ਸਹਿਣ ਵਿੱਚ ਇਹਨਾਂ ਦੀਆਂ ਆਪਣੀਆਂ 
ਵਿਸ਼ੇਸ਼ਤਾਵਾਂ ਹਨ। ਖੁਦ ਪੋਮੋਰ ਅਤੇ ਕਜ਼ਾਕ ਆਪਣੀਆਂ ਇਹਨਾਂ 
ਵਿਸ਼ੇਸ਼ਤਾਵਾਂ ਨੂੰ ਜਾਣਦੇ ਹਨ, ਉਹਨਾਂ ਵਿੱਚ ਇਸ ਗੌਲ ਦੀ ਚੇਤਨਾ 
ਹੈ ਕਿ ਉਹ ਰੂਸੀ ਜਾਤੀ ਐਦਰ ਵਿਸ਼ੇਸ਼ ਸਮੂਹ ਹਨ । 

ਅਜਿਹੇ ਸਮੂਹਾਂ ਨੂੰ ਵਿਗਿਆਨਕ ਉੱਪ-ਜਾਤੀ (ਸਬ- 
ਏਥਨਾਸ) ਕਹਿੰਦੇ ਹਨ । ਇਹਨਾਂ ਦੇ ਮੈਂਬਰ ਖੁਦ ਆਪਣੇ ਵਖਰੇਵੇਂ 
ਦੇਖਦੇ ਹਨ, ਉਹਨਾਂ ਨੂੰ ਯਾਦ ਰਖਦੇ ਹਨ, ਇਹਨਾਂ ਦਾ ਆਪਣਾ 
“ਵਿਸ਼ੇਸ਼” ਨਾਮ ਹੁੰਦਾ ਹੈ। ਪਰ ਅਜਿਹਾ ਵੀ ਹੁੰਦਾ ਹੈ ਕਿ 
ਨਰਜਾਤੀ-ਵਿਗਿਆਨੀ ਕੁੱਝ ਇਲਾਕਿਆਂ ਦੀ ਅਬਾਦੀ ਦੀਆਂ 
ਵਿਸ਼ੇਸ਼ਤਾਵਾਂ ਨੂੰ ਸਾਫ਼-ਸਾਫ਼ ਦੇਖਦੇ ਹਨ, ਪਰ ਇਹ ਅਬਾਦੀ 

ਲੋਕ-ਸਮੂਹ ਜ਼ਿਆਦਾ ਵਿਸ਼ਾਲ ਨਰਜਾਤੀ ਸਮੂਹਾਂ ਦਾ 
ਔਸ਼ ਹੁੰਦੇ ਹਨ। ਉਦਾਹਰਨ ਵਜੋਂ, ਰੂਸੀ ਜਾਤੀ ਪੂਰਬੀ ਸਲਾਵ 
ਲੋਕ-ਸਮੂਹ ਵਿੱਚੋਂ ਇੱਕ ਹੈ ਅਤੇ ਪੂਰਬੀ ਸਲਾਵ ਜਾਤੀਆਂ ਸਾਰੇ 
ਸਲਾਵ ਲੋਕ-ਸਮੂਹਾਂ ਦੀ ਇੱਕ ਸ਼ਾਖਾ ਹੈ। ਇਸਤੋਂ' ਬਿਨਾਂ ਰੂਸੀ 
ਲੋਕ ਇੱਕ ਨਵੇਂ ਇਤਿਹਾਸਕ ਸਮੂਹ ਦਾ ਵੀ ਅਟੁਂਟ ਐਗ ਬਣੇ 
ਹਨ, ਜੋ ਅਕਤੂਬਰ ਇਨਕਲਾਬ ਤੋਂ ਬਾਅਦ ਸੋਵੀਅਤ ਸੰਘ ਵਿਚ 
ਗਠਿਤ ਹੋਇਆ ਹੈ। ਇਹ ਹਨ ਸੋਵੀਅਤ ਲੋਕ । ਵਿਚਾਰਕ- 
ਸਿਆਸੀ ਏਕਤਾ, ਇੱਕੋ-ਜਿਹਾ ਅਰਥਚਾਰਾ , ਇੱਕੋ ਜਿਹੀ ਸਮਾਜਕ 
ਜਮਾਤੀ ਬਣਤਰ, ਇੰਕ ਸਮਾਨ ਜੀਵਨ-ਢੰਗ ਅਤੇ ਸੋਭਿਆਚਾਰ 
ਹੀ ਇਸ ਸਮੂਹ ਦੇ ਪ੍ਰਮੁਖ ਲੌਛਣ ਹਨ। 

ਹਰ ਜਾਤੀ ਇੱਕ ਇਤਿਹਾਸਕ-ਸੋਭਿਆਚਾਰਕ ਸਮੂਹ 
ਹੈ। ਪਰ ਹਰੇਕ ਸੌਭਿਆਚਾਰਕ-ਇਤਿਹਾਸਕ ਸਮੂਹ ਜਾਤੀ (ਕੌਮ) 
ਨਹੀਂ ਹੈ। ਇਸਾਈ, ਇਸਲਾਮ ਅਤੇ ਬੁਧ -- ਇਹਨਾਂ ਤਿੰਨਾਂ ਧਰਮਾਂ 
ਦੇ ਅਨੁਯਾਈ ਅਨੇਕਾਂ ਦੇਸ਼ਾਂ ਵਿਚ ਹਨ। ਇਹਨਾਂ ਵਿੱਚੋਂ ਹਰੇਕ 
ਧਰਮ ਦੇ ਅਨੁਯਾਈਆਂ ਦੇ ਜੀਵਨ ਵਿੱਚ ਇੰਕ-ਸਮਾਨ 
ਇਤਿਹਾਸਕ-ਸੋਭਿਆਚਾਕਰ ਲੋਂਛਣ ਹਨ। “ਸੰਸਾਰ ਦੇ 
ਸਭਿਆਚਾਰਕ ਨਕਸ਼ੇ” `ਤੇ ਲਾਤੀਨੀ ਅਮਰੀਕਾ ਜਾਂ ਪੂਰਬੀ ਹਿਦ- 
ਚੀਨੀ ਇਤਿਹਾਸਕ-ਸੋਭਿਆਚਾਕਰ ਸਮੂਹ ਸਪੋਸ਼ਟ ਦੇਖੇ ਜਾ ਸਕਦੇ 
ਹਨ ਅਤੇ ਇਹਨਾਂ ਵਿੱਚੋਂ ਹਰੇਕ ਵਿੱਚ ਅਨੇਕਾਂ ਲੋਕ-ਸਮੂਹ ਮੌਜੂਦ 
ਹਨ। 


ਆਮ ਤੌਰ ਤੇ ਯੂਰਪੀ ਜਾਂ ਯੂਰਪੀਆਈ-ਉੱਤਰੀ 
ਅਮਰੀਕੀ ਸੌਭਿਆਚਾਰ, “ਸਹਾਰਾ ਦੇ ਦੇਖਣ” ਦੇ ਅਫਰੀਕੀ 
ਸਭਿਆਚਾਰ, ਆਦਿ ਦੀ ਚਰਚਾ ਕੀਤੀ ਜਾਂਦੀ ਹੈ । ਅਜਿਹਾ ਕਰਦੇ 
ਹੋਏ ਹਰ ਵਾਰ ਨਿਸ਼ਚਤ ਇਤਿਹਾਸਕ-ਸੋਭਿਆਚਾਕਰ ਸਮੂਹਾਂ ਨੂੰ 
ਹੀ ਧਿਆਨ ਵਿੱਚ ਰੌਖਿਆ ਜਾਂਦਾ ਹੈ। ਅਜਿਹੇ ਮਾਮਲਿਆਂ ਵਿੰਚ 
ਲੋਕ-ਸਮੂਹਾਂ ਦੇ ਸੋਭਿਆਚਾਰ ਦੇ ਨੌੜਲੇ ਪੌਂਧਰ ਅਤੇ ਪਰਸਪਰ 
ਸਬੈਧਾਂ ਦੇ ਮੂਲ ਵੱਖੋ-ਵੱਖਰੇ ਹੁੰਦੇ ਹਨ, ਪਰ ਇਹ ਪਰਸਪਰ ਸਬੈਧ 
ਅਤੇ ਨੌੜਤਾ ਅਤੇ ਸਮਾਨਤਾਵਾਂ ਪ੍ਰਤੌਖ ਰੂਪ ਵਿੱਚ ਜਾਨਣਯੋਗ 
ਹੁੰਦੀਆਂ ਹਨ। 

ਇਤਿਹਾਸ ਦੇ ਹਰੇਕ ਪਲ ਵਿੱਚ ਬਹੁਗਿਣਤੀ 
ਸਭਿਆਚਾਰਕ ਸਮੂਹਾਂ ਦਾ ਘੁਲਣਾ-ਮਿਲਣਾ ਇੱਕ ਗੁੰਝਲਦਾਰ 
ਜਾਲ ਬੁਣਦਾ ਹੈ। 

ਇਹ ਗ੍ੁੰਝਲਤਾ ਹੀ ਧਰਤੀ 'ਤੇ ਸਭਿਆਚਾਰ ਦੀ ਏਕਤਾ 
ਅਤੇ ਵਖਰੇਵੇਂ ਨਿਸ਼ਚਤ ਕਰਦੀ ਹੈ। 

੪ #ਨਵਾਏ - ਗਰਕ੍ਰਹੰਤਾ 


(ਪੰਨਾ 41 ਦਾ ਬਾਕੀ) 
ਵੇਚਣ ਲਈ ਖਰੀਦਣਾ 
ਹੀ ਦਿਖਾਈ ਦਿੰਦੇ ਹਨ।(ਮਾਰਕਸ ਏਂਗਲਜ, ਚੋਣਵੀਆਂ ਲਿਖਤਾਂ, 
ਸੈਂਚੀ 1, ਸਫਾ 514) 


ਇਹ ਭੁਲਾਂਦਰੇ ਹੀ ਉਹ ਚੀਜ ਹਨ ਜਿਸਨੂੰ 'ਜਿਣਸਾਂ ਦੀ 
ਜੜ੍ਹ-ਪੁਜਾ” (ਸਰਮਾਇਆ, ਸੈਂਚੀ 1, ਸਫਾ 71) ਜਾਂ ਜਿਣਸ- 
ਪੈਦਾਵਾਰੀ ਸਮਾਜ ਦੀ “ਉਲਟੀ ਚੇਤਨਾ” ਕਹਿੰਦੇ ਹਨ (ਮਾਰਕਸ 
ਏਂਗਲਜ , ਚੋਣਵੀਆਂ ਲਿਖਤਾਂ, ਸੈਂਚੀ 4, ਸਫਾ 496)। ਉਸਦਾ 
“ਸਮਾਜ ਦੀ ਅਜਿਹੀ ਹਾਲਤ ਨਾਲ ਸਬੇਧ ਹੈ ਜਿਸ ਵਿੱਚ ਪੈਦਾਵਾਰ 
ਦਾ ਅਮਲ ਮਨੁੱਖ ਦੇ ਕੈਟਰੋਲ ਵਿੱਚ ਹੋਣ ਦੀ ਥਾਂ ਮਨੁੱਖ ਉੱਤੇ 
ਭਾਰੂ ਹੈ।(ਸਰਮਾਇਆ, ਸੈਂਚੀ 1 , ਸਫਾ 81) 
ਇਹ ਬਹੁਤ ਜ਼ਿਆਦਾ ਦੂਰ ਭਵਿੱਖ ਦੀ ਗੱਲ ਨਹੀਂ ਹੈ 
ਕਿ ਜਿਣਸ-ਪੈਦਾਵਾਰ ਨੂੰ ਖਤਮ ਕਰਕੇ ਮਨੁੱਖ ਫਿਰ ਤੋਂ ਪੈਦਾਵਾਰ 
ਉੱਤੇ ਕੰਟਰੋਲ ਹਾਸਲ ਕਰ ਲਵੇਗਾ , ਅਤੇ ਤਦ ਉਸਦੇ ਪੈਦਾਵਾਰ 
ਦੇ ਸਬੈਧ ਫਿਰ ਤੋਂ “ਸਿੱਧੇ-ਸਾਦੇ ਤੇ ਸਮਝ ਆਉਣ ਵਾਲੇ” ਬਣ 


ਰੰ 


ਜਾਣਰ 


ਸਮਾਜ ਦਾ ਜੀਵਨ-ਅਮਲ ਜੋ ਕਿ ਪਦਾਰਥਕ ਪੈਦਾਵਾਰ 
ਦੇ ਅਮਲ ਉੱਤੇ ਅਧਾਰਤ ਹੈ, ਉਦੋਂ ਤੱਕ ਆਪਣੇ ਰਹੱਸਮਈ 
ਵਿੱਚ ਜੁੜੇ ਮਨੁੱਖਾਂ ਦੁਆਰਾ ਪੈਦਾਵਾਰ ਵਜੋਂ ਨਹੀਂ ਕਾਇਮ ਕੀਤਾ 
ਜਾਂਦਾ ਅਤੇ ਇੱਕ ਨਿਰਧਾਰਤ ਯੋਜਨਾ ਮੁਤਾਬਕ ਸਚੇਤਨ ਤੌਰ 
'ਤੇ ਨਿਯਮਤ ਨਹੀਂ ਕੀਤਾ ਜਾਂਦਾ ।(ਸਰਮਾਇਆ, ਸੈਂਚੀ 1, ਸਫਾ 
80)6 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ % ਸਤੇਬਰ, 2013 % 43 


5।। 58000 4800 5॥10। 0 ੬00੧ 


੧3101੧੧150060011.60।। 


ਲਰਆਾਇਭ ॥॥ਤੇ ਕਿਰਤ 


# ਜਾਰਜ ਕਾਮਸਨ 


1. ਕਿਰਤ ਸ਼ਕਤੀ 
ਇੱਕ ਗੁਲਾਮ ਆਪਣੇ ਮਾਲਕ ਦੀ ਉਸੇ ਤਰ੍ਹਾਂ ਹੀ 
ਜਾਇਦਾਦ ਹੰਦਾ ਹੈ ਜਿਵੇਂ ਕਿ ਇੱਕ ਬਲਦ ਜਾਂ ਇੱਕ ਗਧਾ । 
ਉਹ ਮਾਲਕ ਦੇ ਘਰ ਜਨਮਿਆ ਘਰੇਲੂ ਗੁਲਾਮ ਹੋ ਸਕਦਾ ਹੈ, 
ਜਾਂ ਫਿਰ ਚੌਲ-ਜਾਇਦਾਦ ਦੀ ਕਿਸਮ ਦਾ ਗੁਲਾਮ ਹੋ ਸਕਦਾ ਹੈ 
ਜਿਸਨੂੰ ਮੇਡੀ ਵਿੱਚੋਂ ਖਰੀਦਿਆ ਗਿਆ ਹੋਵੇ । ਪਹਿਲੀ ਹਾਲਤ 
ਵਿੱਚ ਉਹ ਇੱਕ ਵਰਤੋਂ-ਕਦਰ ਹੈ, ਪਿਛਲੇਰੀ ਹਾਲਤ ਵਿੱਚ 
ਉਹ ਇੱਕ ਵਟਾਂਦਰਾ-ਕਦਰ ਹੈ । ਦੋਵਾਂ ਹੀ ਹਾਲਤਾਂ ਵਿੱਚ, ਉਹ 
ਜਿਹੜੀ ਵਾਫਰ ਪੈਦਾ ਕਰਦਾ ਹੈ, ਪੂਰੀ ਦੀ ਪੂਰੀ ਉਸਦੇ ਮਾਲਕ 
ਵੱਲੋਂ ਹਥਿਆ ਲਈ ਜਾਂਦੀ ਹੈ। 
ਇੱਕ ਖੇਤ-ਗੁਲਾਮ ($੦7) ਇੱਕ ਜਿਣਸ ਨਹੀਂ ਹੈ। 
ਉਸ ਕੋਲ ਆਪਣੇ ਸੈਦ ਹੈਦੇ ਹਨ, ਅਤੇ ਉਸ ਕੋਲ ਸਾਂਝੀ 
ਜ਼ਮੀਨ ਵਿੱਚ ਹਿੱਸੇ ਦਾ ਪੁਸ਼ਤੈਨੀ ਹੱਕ ਹੁੰਦਾ ਹੈ 
(ਸਰਮਾਇਆ, ਸੈਂਚੀ 1 , ਸਫਾ 717)। ਉਸ ਨੂੰ ਆਪਣੀ 
ਵਾਫਰ ਪੈਦਾਵਾਰ ਦਾ ਇੱਕ ਹਿੱਸਾ ਹੀ ਆਪਣੇ ਭੂਮੀਪਤੀ 
ਨੂੰ ਸਪੁਰਦ ਕਰਨਾ ਪੈਂਦਾ ਹੈ, ਜੋ ਉਸਦੀ ਫਸਲ ਦਾ ਇੱਕ 
ਨਿਸ਼ਚਿਤ ਹਿੱਸਾ (ਚੀਜ਼ ਦੇ ਰੂਪ ਵਿੱਚ ਲਗਾਨ) ਜਾਂ ਹਫਤੇ 
ਦੇ ਤੈਅ ਕੀਤੇ ਹੋਏ ਦਿਨਾਂ ਦੌਰਾਨ ਆਪਣੇ ਭੂਮੀਪਤੀ ਦੇ 
ਖੇਤ ਵਿੱਚ ਕੌਮ ਕਰਕੇ (ਕਿਰਤ ਸੇਵਾ ਜਾਂ ਵਗਾਰ) ਦੇ ਰੂਪ 
ਵਿੱਚ ਹੈਦਾ ਹੈ; ਪ੍ਰੰਤੂ ਉਸ ਨੂੰ ਆਪਣੀ ਵਾਫਰ ਦਾ ਇੱਕ 
ਹਿੱਸਾ ਆਪਣੇ ਕੋਲ ਰੱਖਣ ਦਾ ਹੱਕ ਰੱਖਦਾ ਹੈਦਾ ਹੈ 
(ਸਰਮਾਇਆ, ਸੈਂਚੀ 3, ਸਫਾ 774)। 
ਇਸ ਤਰ੍ਹਾਂ, ਇੱਕ ਗੁਲਾਮ ਪੂਰੀ ਤਰ੍ਹਾਂ ਅਧੀਨ 
ਹੌਦਾ ਹੈ, ਖੇਤ-ਗੁਲਾਮ ਕੌਂਝ ਹੱਦ ਤੱਕ ਅਜ਼ਾਦ ਹੁੰਦਾ ਹੈ । ਫਿਰ 
ਉਜਰਤੀ-ਕਿਰਤੀ ਬਾਰੇ ਕੀ ਕਿਹਾ ਜਾਵੇ ? ਉਹ ਕਿਸ ਹੱਦ ਤੱਕ 
ਅਜ਼ਾਦ ਕਿਹਾ ਜਾ ਸਕਦਾ ਹੈ ? 
ਸਰਮਾਏਦਾਰ ਅਤੇ ਉਜਰਤੀ-ਕਿਰਤੀ ਵਿਚਲਾ 
ਸਬੈਧ ਇੱਕ ਖਰੀਦਦਾਰ ਅਤੇ ਵੇਚਣ ਵਾਲੇ ਦਾ ਹੁੰਦਾ ਹੈ। ਉਹ 
ਕੀ ਹੈ ਜੋ ਸਰਮਾਏਦਾਰ ਖਰੀਦਦਾ ਹੈ ਅਤੇ ਉਜਰਤੀ-ਕਿਰਤੀ 
ਵੇਚਦਾ ਹੈ ? ਸਰਮਾਏਦਾਰ ਇਸਦਾ ਜਵਾਬ ਇਹ ਦਿੰਦਾ ਹੈ ਕਿ 
ਉਹ ਆਪਣੇ ਮਜ਼ਦੂਰਾਂ ਤੋਂ ਇਨੀ ਕਿਰਤ ਖਰੀਦਦਾ ਹੈ ਅਤੇ ਇਸ 
ਕਿਰਤ ਦੀ ਕਦਰ ਦੇ ਬਰਾਬਰ ਅਦਾਇਗੀ ਕਰ ਦਿੰਦਾ ਹੈ - “ਇੱਕ 
ਦਿਨ ਦੇ ਬਣਦੇ ਕੌਮ ਲਈ ਇੱਕ ਦਿਨ ਦੀ ਬਣਦੀ ਉਜਰਤ।” 
ਪਰ ਇਹ ਉੱਤਰ ਇੱਕ ਭੁਲਾਂਦਰਾ ਹੈ। 
ਸਭ ਤੋਂ ਪਹਿਲਾਂ ਤਾਂ ਇਹ ਕਿ ਮਜ਼ਦੂਰ ਨੂੰ 


ਅਦਾਇਗੀ ਮੁਦਰਾ ਦੇ ਰੂਪ ਵਿੱਚ ਹੁੰਦੀ ਹੈ । ਮੁਦਰਾ ਦੀ ਖਰੀਦ- 
ਵਿੱਚ ਆਉਂਦੇ ਉਤਾਰ-ਚੜ੍ਹਾਵਾਂ ਅਨੁਸਾਰ ਬਦਲਦੀ ਰਹਿੰਦੀ ਹੈ। 
ਇਸ ਲਈ, ਮੁਦਰਾ ਦੇ ਰੂਪ ਵਿੱਚ ਉਜਰਤ ਤੇ ਅਸਲੀ ਉਜਰਤ 
ਵਿਚਕਾਰ ਇੱਕ ਅਣਮੇਲਤਾ ਰਹਿੰਦੀ ਹੈ ਜੋ ਮਜ਼ਦੂਰ ਲਈ ਬਹੁਤ 
ਅਹਿਮ ਹੈਦੀ ਹੈ। ਜੇ ਕੀਮਤਾਂ ਵਧ ਰਹੀਆਂ ਹਨ, ਹੋ ਸਕਦਾ ਹੈ ਕਿ 
ਉਹ ਮੁਦਰਾ ਦੇ ਰੂਪ ਵਿੱਚ ਵੱਧ ਉਜਰਤ ਹਾਸਲ ਕਰ ਰਿਹਾ ਹੋਵੇ 
ਪਰ ਫਿਰ ਵੀ ਪਹਿਲਾਂ ਨਾਲੋਂ ਗਰੀਬ ਹੋ ਗਿਆ ਹੋਵੇ। 
ਦੂਸਰਾ, ਜੇ ਮਜ਼ਦੂਰ ਦੀ ਉਜਰਤ ਉਸ ਦੁਆਰਾ 
ਕੀਤੇ ਕੰਮ ਦੀ ਪੂਰੀ ਕਦਰ ਦੇ ਮਾਪ ਦੇ ਬਰਾਬਰ ਹੋਵੇ ਤਾਂ ਇਹ ਉਸ 
ਜਿਣਸ ਦੀ ਕੀਮਤ ਵਿੱਚ ਹਰ ਵਾਧੇ ਦੇ ਸਮਾਨੁਪਾਤਿਕ ਵਧਣੀ 
ਚਾਹੀਦੀ ਹੈ ਜੋ ਉਹ ਪੈਦਾ ਕਰਦਾ ਹੈ, ਪਰ ਉਹ ਨਹੀਂ ਵਧਦੀ । ਜੇ 
ਕਮਾਏਗਾ। ਜੇ ਉਸਦਾ ਮੁਨਾਫਾ ਉਸਦੇ ਮਜ਼ਦੂਰਾਂ ਦੀ ਕਿਰਤ ਤੋਂ 
ਨਹੀਂ ਪੈਦਾ ਹੁੰਦਾ ਤਾਂ ਫਿਰ ਉਸਦਾ ਮੁਨਾਫਾ ਆਉਂਦਾ ਕਿੱਥੋਂ ਹੈ ? 
ਇਹ ਦਲੀਲ ਦਿੱਤੀ ਜਾਂਦੀ ਹੈ ਕਿ ਸਰਮਾਏਦਾਰ 
ਆਪਣੀਆਂ ਚੀਜ਼ਾਂ ਨੂੰ ਉਹਨਾਂ ਦੀ ਕਦਰ ਤੋਂ ਉੱਤੇ ਵੇਚ ਕੇ 
ਮੁਨਾਫਾ ਕਮਾਉਂਦਾ ਹੈ। ਆਖ਼ਰ, ਇਹੀ ਤਾਂ ਇੱਕ ਵਪਾਰੀ 
ਕਰਦਾ ਹੈ - ਸਸਤਾ ਖਰੀਦੋ ਤੇ ਮਹਿੰਗਾ ਵੇਚੋ।ਸਰਮਾਏਦਾਰ 
ਵੀ ਅਜਿਹਾ ਕਰਦਾ ਹੈ ਜਦੋਂ ਮੌਕਾ ਉਸਦੇ ਹੱਥ ਲੱਗਦਾ ਹੈ, 
ਆਪਣੇ ਨਾਲ ਦੇ ਹੋਰਨਾਂ ਸਰਮਾਏਦਾਰਾਂ ਨਾਲ ਬਰਾਬਰ ਸ਼ਰਤਾਂ 
ਉੱਤੇ ਚੱਲਣਾ ਪੈਂਦਾ ਹੈ। ਉਸਨੇ ਆਪਣੀ ਮਸ਼ੀਨਰੀ ਤੇ 
ਕੱਚਾ ਮਾਲ, ਭਾਵ ਆਪਣੇ “ਪੈਦਾਵਾਰ ਦੇ ਸਾਧਨ” ਹੋਰਨਾਂ 
ਸਰਮਾਏਦਾਰਾਂ ਤੋਂ ਖਰੀਦੇ ਹੈਦੇ ਹਨ, ਅਤੇ ਉਹ ਉਸਦੀਆਂ 
ਚੀਜ਼ਾਂ ਖਰੀਦਦੇ ਹਨ।ਉਹ ਇੱਕ ਦੂਜੇ ਤੋਂ ਖਰੀਦਦੇ-ਵੇਚਦੇ 
ਹਨ। ਇਸ ਲਈ, ਜੇ ਉਹ ਕਦਰ ਤੋਂ ਘੱਟ `ਤੇ ਖਰੀਦਦੇ 
ਹਨ ਜਾਂ ਕਦਰ ਤੋਂ ਉੱਤੇ ਵੇਚਦੇ ਹਨ ਤਾਂ ਇੱਕ ਦੂਜੇ ਦੀ ਹੀ 
ਕੀਮਤ 'ਤੇ ਹੀ ਅਜਿਹਾ ਕਰਦੇ ਹਨ । ਵਿਅਕਤੀਗਤ ਰੂਪ 
ਵਿੱਚ ਕੋਈ ਸਰਮਾਏਦਾਰ ਫਾਇਦਾ ਲੈ ਸਕਦਾ ਹੈ, ਪਰ ਇੱਕ 
ਜਮਾਤ ਦੇ ਤੌਰ 'ਤੇ ਉਹ ਕੁਝ ਵੀ ਵਾਧਾ ਹਾਸਲ ਨਹੀਂ 
ਕਰਦੇ । ਇਸ ਤੋਂ' ਸਿੱਟਾ ਨਿਕਲਦਾ ਹੈ ਕਿ ਇਹ ਅਮਲ 
ਉਹਨਾਂ ਦੇ ਮੁਨਾਫੇ ਦਾ ਸ੍ਰੋਤ ਨਹੀਂ ਹੈ (ਮਾਰਕਸ-ਏਂਗਲਜ਼, 
ਸੈਂਚੀ 2, ਸਫਾ 54; ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 
21 , ਸਫਾ 62)। 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ % ਅਕਤੂਬਰ 2013 ੨ 33 


5।। 58000 0800 5॥101। 0 ੬00੧ 


੧3101੧੧150016001ਗ1.60।। 


ਸਰਮਾਏਦਾਰ ਮਜ਼ਦੂਰਾਂ ਤੋਂ ਜੋ ਚੀਜ਼ ਖਰੀਦਦਾ ਹੈ 

ਉਹ ਉਹਨਾਂ ਦੀ ਕਿਰਤ ਨਹੀਂ , ਸਗੋਂ ਉਹਨਾਂ ਦੀ ਕਿਰਤ-ਸ਼ਕਤੀ 

ਭਾਵ ਕੈਮ ਕਰਨ ਦੀ ਸਮਰੱਥਾ , ਉਹਨਾਂ ਦੀ ਸਰੀਰਕ ਊਰਜਾ ਤੇ 

ਮੁਹਾਰਤ ਹੈ (ਸਰਮਾਇਆ, ਸੈਂਚੀ 1, ਸਫਾ 537)। ਕਿਰਤ-ਸ਼ਕਤੀ 

ਇੱਕ ਜਿਣਸ ਹੈ ਜਿਸਦੀ ਵਰਤੋਂ-ਕਦਰ ਕਿਰਤ ਹੈ (ਸਰਮਾਇਆ, 

ਸੈਂਚੀ 1, ਸਫਾ 77 ਤੇ 193)। ਪੈਦਾਵਾਰ ਦੇ ਸਾਧਨਾਂ” (ਇੱਕ 

ਫੈਕਟਰੀ, ਸੈਦ, ਮਸ਼ੀਨਰੀ, ਕੱਚਾ ਮਾਲ ਆਦਿ) ਦਾ ਇਤਜ਼ਾਮ 

ਕਰ ਲੈਣ ਤੋਂ ਬਾਅਦ ਸਾਡਾ ਸਰਮਾਏਦਾਰ ਮਜ਼ਦੂਰਾਂ ਨਾਲ ਉਹਨਾਂ 

ਦੀ ਕਿਰਤ-ਸ਼ਕਤੀ ਇੱਕ ਤੈਅ ਸਮੇਂ ਲਈ ਪ੍ਰਤੀ ਘੰਟੇ ਲਈ ਇੱਕ 

ਨਿਸ਼ਚਿਤ ਅਦਾਇਗੀ ਉੱਤੇ ਕਿਰਾਏ ਤੇ ਲੈਣ ਲਈ ਸਮਝੌਤਾ 

ਕਰਦਾ ਹੈ। ਉਸ ਸਮੇਂ ਦੌਰਾਨ ਜਿਹੜੀ ਕਿਰਤ ਉਹ ਖਰਚ ਕਰਦੇ 

ਹਨ, ਉਹ ਉਸਦੀ ਹੁੰਦੀ ਹੈ, ਬਿਲਕੁਲ ਉਵੇਂ ਹੀ ਜਿਵੇਂ ਮਸ਼ੀਨਰੀ 

ਤੇ ਮਾਲ-ਸਮਾਨ ਉਸਦਾ ਹੁੰਦਾ ਹੈ। ਮਸ਼ੀਨਾਂ ਨੂੰ ਚਲਾਉਂਦੇ ਹੋਏ 

ਉਹ ਆਪਣੀ ਕਿਰਤ ਨੂੰ ਚੀਜ਼ਾਂ ਉੱਤੇ ਖਰਚਦੇ ਹਨ, ਉਨਾਂ ਨੂੰ 

ਜਿਣਸਾਂ ਜਿਹਨਾਂ ਵਿੱਚ ਉਹਨਾਂ ਦੀ ਕਿਰਤ ਦੁਆਰਾ ਜੋੜੀ ਗਈ 

ਵਾਧੂ ਕਿਰਤ ਸ਼ਾਮਲ ਹੁੰਦੀ ਹੈ, ਸਰਮਾਏਦਾਰ ਦੀਆਂ ਹੈਦੀਆਂ 

ਹਨ । ਤੈਅ ਸਮਾਂ ਖਤਮ ਹੋਣ 'ਤੇ ਉਹ ਉਹਨਾਂ ਨੂੰ ਉਜਰਤ ਦੀ 

ਅਦਾਇਗੀ ਕਰ ਦਿੰਦਾ ਹੈ, ਜੋ ਉਹਨਾਂ ਦੀ ਕਿਰਤ ਦੁਆਰਾ ਜੋੜੀ 

ਗਈ ਵਾਧੂ ਕਿਰਤ ਦੇ ਬਰਾਬਰ ਨਹੀਂ ਹੁੰਦੀ ਸਗੋਂ ਉਹਨਾਂ ਦੀ 
ਕਿਰਤ-ਸ਼ਕਤੀ ਦੀ ਕੀਮਤ ਹੈਦੀ ਹੈ: 

ਆਉ ਕੋਈ ਵੀ ਮਜ਼ਦੂਰ ਲਈਏ, ਜਿਵੇਂ ਕਿ ਜੁਲਾਹਾ। 

ਸਰਮਾਏਦਾਰ ਉਸਨੂੰ ਖੱਡੀ ਤੇ ਧਾਗਾ ਮੁਹੱਈਆ 

ਕਰਵਾਉਂਦਾ ਹੈ। ਜੁਲਾਹਾ ਕੰਮ ਸ਼ੁਰੂ ਕਰ ਦਿੰਦਾ ਹੈ ਅਤੇ 

ਧਾਗਾ ਲਿਨਨ ਵਿੱਚ ਬਦਲ ਜਾਂਦਾ ਹੈ।ਸਰਮਾਏਦਾਰ ਇਸ 

ਲਿਨਨ ਨੂੰ ਹੜੱਪਦਾ ਹੈ ਅਤੇ ਵੇਚ ਦਿੰਦਾ ਹੈ, ਫਰਜ਼ ਕਰੋ 

ਵੀਹ ਮਾਰਕ ਲਈ ।ਹੁਣ ਕੀ ਜੁਲਾਹੇ ਦੀ ਉਜਰਤ ਲਿਨਨ 

ਦੀ ਕੀਮਤ ਵਿੱਚ , ਵੀਹ ਮਾਰਕਾਂ ਵਿੱਚ, ਉਸਦੀ ਕਿਰਤ 

ਦੀ ਉਪਜ ਦਾ ਇੱਕ ਹਿੱਸਾ ਹੈ ? ਬਿਲਕੁਲ ਨਹੀਂ । ਲਿਨਨ 

ਦੇ ਵਿਕਣ ਤੋਂ ਬਹੁਤ ਪਹਿਲਾਂ, ਸ਼ਾਇਦ ਉਸਦੀ ਉਣਾਈ 

ਪੂਰੀ ਤਰ੍ਹਾਂ ਖਤਮ ਹੋਣ ਤੋਂ ਵੀ ਪਹਿਲਾਂ ਜੁਲਾਹਾ ਆਪਣੀ 

ਉਜਰਤ ਲੈ ਚੁੱਕਾ ਹੁੰਦਾ । ਇਸ ਲਈ , ਸਰਮਾਏਦਾਰ ਉਸ 

ਲਿਨਨ ਤੋਂ ਮਿਲੇਗਾ, ਉਹ ਪਹਿਲਾਂ ਹੀ ਰਾਖਵੇਂ ਰੱਖੇ ਪੈਸੇ 

ਮਾਲਕ ਨੂੰ ਆਪਣੀ ਲਿਨਨ ਦਾ ਕੋਈ ਖਰੀਦਦਾਰ ਹੀ ਨਾ 

ਮਿਲੇ ।ਇਹ ਸੈਭਵ ਹੈ ਕਿ ਉਸਨੂੰ ਵੇਚ ਕੇ ਉਸਨੂੰ ਉਜਰਤਾਂ 

ਜਿੰਨੀ ਰਕਮ ਵੀ ਵਸੂਲ ਨਾ ਹੋਵੇ । ਇਹ ਸੈਭਵ ਹੈ ਕਿ ਉਹ 

ਜੁਲਾਹੇ ਦੀ ਉਜਰਤ ਦੇ ਮੁਕਾਬਲੇ ਆਪਣੀ ਲਿਨਨ ਨੂੰ 

ਕਾਫੀ ਮੁਨਾਫੇ ਉੱਤੇ ਵੇਚ ਲਵੇ ।ਇਸ ਸਭ ਕੁਝ ਨਾਲ ਜੁਲਾਹੇ 

ਦਾ ਕੋਈ ਸਬੈਧ ਨਹੀਂ ਹੈ।ਸਰਮਾਏਦਾਰ ਆਪਣੇ ਪਹਿਲਾਂ 

ਹੀ ਮੌਜੂਦ ਧਨ ਨਾਲ, ਆਪਣੇ ਸਰਮਾਏ ਨਾਲ ਜੁਲਾਹੇ ਦੀ 


ਕਿਰਤ-ਸ਼ਕਤੀ ਖਰੀਦ ਲੈਂਦਾ ਹੈ, ਬਿਲਕੁਲ ਉਸੇ ਤਰ੍ਹਾਂ 
ਜਿਵੇਂ ਉਸਨੇ ਕੱਚਾ ਮਾਲ, ਧਾਗਾ ਤੇ ਕਿਰਤ ਦੇ ਸੈਦ, 
ਖੱਡੀ ਆਪਣੇ ਧਨ ਦੇ ਦੂਜੇ ਹਿੱਸੇ ਨਾਲ ਖਰੀਦੇ ਹੁੰਦੇ ਹਨ। 
ਲਿਨਨ ਦੀ ਪੈਦਾਵਾਰ ਲਈ ਲੋੜੀਂਦੀ ਕਿਰਤ-ਸ਼ਕਤੀ 
ਸਮੇਤ ਸਭ ਖਰੀਦਾਂ ਕਰਨ ਤੋਂ ਪਿੱਛੋਂ , ਉਹ ਸਿਰਫ ਕੱਚੇ 
ਮਾਲ ਤੇ ਸੈਦਾਂ ਨਾਲ ਹੀ ਪੈਦਾਵਾਰ ਕਰਦਾ ਹੈ ਜਿਹੜੇ 
ਉਸਦੀ ਮਲਕੀਅਤ ਹੁੰਦੇ ਹਨ । ਕਿਰਤ ਦੇ ਸੰਦਾਂ ਵਿੱਚ 
ਹੁਣ, ਇਹ ਗੱਲ ਬਿਲਕੁਲ ਠੀਕ ਹੈ, ਸਾਡਾ ਚੰਗਾ ਜੁਲਾਹਾ 
ਵੀ ਸ਼ਾਮਿਲ ਹੈਦਾ ਹੈ, ਜਿਸਦਾ ਉਪਜ ਵਿੱਚ ਜਾਂ ਉਪਜ 
ਦੀ ਕੀਮਤ ਵਿੱਚ ਉਸੇ ਤਰ੍ਹਾਂ ਹੀ ਕੋਈ ਹਿੱਸਾ ਨਹੀਂ ਹੁੰਦਾ 
ਜਿਵੇਂ ਖੱਡੀ ਦਾ ਨਹੀਂ ਹੁੰਦਾ। 
ਇਸ ਲਈ, ਉਜਰਤਾਂ ਮਜ਼ਦੂਰ ਵੱਲੋਂ ਪੈਦਾ ਕੀਤੀ 
ਜਿਣਸ ਦਾ ਹਿੱਸਾ ਨਹੀਂ ਹੁੰਦੀਆਂ । ਉਜਰਤ ਪਹਿਲਾਂ ਹੀ 
ਮੌਜੂਦ ਹੰਦੀ ਹੈ, ਜਿਸ ਨਾਲ ਸਰਮਾਏਦਾਰ ਆਪਣੇ ਲਈ 
ਉਪਜਾਊ ਕਿਰਤ-ਸ਼ਕਤੀ ਦੀ ਇੱਕ ਨਿਸ਼ਚਿਤ ਮਿਕਦਾਰ 
ਖਰੀਦਦਾ ਹੈ ।(ਮਾਰਕਸ-ਏਂਗਲਜ਼ ਚੋਣਵੀਆਂ ਲਿਖਤਾਂ, 
ਸੈਂਚੀ 1, ਸਫਾ 152) 
ਮਜ਼ਦੂਰ ਜਿਹੜੀ ਜਿਣਸ ਸਰਮਾਏਦਾਰ ਕੋਲ 
ਵੇਚਦਾ ਹੈ, ਜੇ ਉਹ ਉਸਦੀ ਕਿਰਤ ਸ਼ਕਤੀ ਹੈ ਤਾਂ ਉਸ ਨੂੰ ਮਿਲਦੀ 
ਉਜਰਤ ਮੁਦਰਾ ਦੇ ਰੂਪ ਵਿੱਚ ਇਸਦੀ ਕਦਰ ਦੀ ਕੀਮਤ ਹੈ। 
ਫਿਰ ਇਸਦੀ ਕਦਰ ਕੀ ਹੈ ? ਇੱਕ ਜਿਣਸ ਦੀ ਕਦਰ ਉਸਦੀ 
ਪੈਦਾਵਾਰ ਦੀ ਲਾਗਤ ਤੋਂ, ਭਾਵ ਉਸਨੂੰ ਪੈਦਾ ਕਰਨ ਲਈ 
ਸਮਾਜਿਕ ਤੌਰ 'ਤੇ ਲੋੜੀਂਦੇ ਕਿਰਤ-ਸਮੇਂ ਤੋਂ ਤੈਅ ਹੁੰਦੀ ਹੈ। ਇਹ 
ਕਿਰਤ-ਸ਼ਕਤੀ ਉੱਤੇ ਕਿਸ ਤਰ੍ਹਾਂ ਲਾਗੂ ਹੁੰਦਾ ਹੈ ? 
ਕੰਮ ਕਰਦੇ ਰਹਿਣ ਲਈ ਲਾਜ਼ਮੀ ਹੈ ਕਿ ਮਜ਼ਦੂਰ 
ਨੂੰ ਖਾਣਾ, ਕੱਪੜੇ, ਬਾਲਣ, ਸਿਰ ਉੱਤੇ ਛੱਤ, ਸ਼ਾਇਦ ਕਿਸੇ 
ਖਾਸ ਮੁਹਾਰਤ ਲਈ ਸਿਖਲਾਈ ਦੀ ਲੋੜ ਹੌਦੀ ਹੈ। ਉਸ ਕੋਲ 
ਆਪਣਾ ਪਰਿਵਾਰ ਪਾਲਣ ਦੇ ਸਾਧਨ ਵੀ ਹੋਣੇ ਚਾਹੀਦੇ ਹਨ, 
ਨਹੀਂ ਤਾਂ ਉਹਦੀ ਥਾਂ ਲੈਣ ਵਾਲਾ ਕੋਈ ਨਹੀਂ ਰਹੇਗਾ। ਇਹ 
ਜ਼ਰੂਰਤਾਂ ਉਸਦੇ ਕੈਮ ਦੀ ਕਿਸਮ ਅਤੇ ਹੋਰ ਹਾਲਤਾਂ ਅਨੁਸਾਰ 
ਬਦਲ ਸਕਦੀਆਂ ਹਨ (ਸਰਮਾਇਆ, ਸੈਂਚੀ 1, ਸਫਾ 170), 
ਜਿਉਂਦਾ ਨਹੀਂ ਰਹਿ ਸਕਦਾ। ਇਹ ਸਰਮਾਏਦਾਰ ਨੂੰ ਉਸਨੂੰ ਕੰਮ 
ਦੇ ਬੋਝ ਥੱਲੇ ਮਾਰ ਦੇਣ ਤੋਂ ਨਹੀਂ ਰੋਕਦਾ ਜੇ ਉਸ ਦੀ ਥਾਂ ਭਰਨ 
ਲਈ ਹੋਰ ਮਜ਼ਦੂਰ ਮੌਜੂਦ ਹੋਣ , ਪ੍ਰਤੂ ਇਹ ਉਹ ਬਿੰਦੂ ਹੈ ਜਿਸ ਦੇ 
ਇਰਦ-ਗਿਰਦ ਕਿਰਤ-ਸ਼ਕਤੀ ਦੀ ਕੀਮਤ ਡੋਲਦੀ ਰਹਿੰਦੀ ਹੈ: 
ਇਸ ਲਈ ਸਧਾਰਨ ਕਿਰਤ-ਸ਼ਕਤੀ ਦੀ ਪੈਦਾਵਾਰ 
ਦੀ ਲਾਗਤ ਮਜ਼ਦੂਰ ਦੇ ਜਿਉਂਦੇ ਰਹਿਣ ਤੇ ਸੈਤਾਨ 
ਉਤਪਤੀ ਦੀ ਲਾਗਤ ਬਣਦੀ ਹੈ । ਜਿਉਂਦੇ ਰਹਿਣ ਅਤੇ 
ਸੈਤਾਨ ਉਤਪਤੀ ਦੀ ਇਸ ਲਾਗਤ ਦੀ ਕੀਮਤ ਉਜਰਤ 
ਹੈ।ਇਸ ਤਰ੍ਹਾਂ ਨਿਸ਼ਚਿਤ ਕੀਤੀ ਗਈ ਉਜਰਤ ਨੂੰ ਘੱਟੋ- 
ਘੱਟ ਉਜਰਤ ਕਿਹਾ ਜਾਂਦਾ ਹੈ। ਇਹ ਘੱਟੋ-ਘੱਟ ਉਜਰਤ, 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਅਕਤੂਬਰ 2013 >% 34 


5।। 58000 0800 5॥101। 0 ੬00੧ 


੧3101੧੧150016001ਗ1.60।। 


ਆਮ ਕਰਕੇ ਪੈਦਾਵਾਰ ਦੀ ਲਾਗਤ ਨਾਲ ਜਿਣਸਾਂ ਦੀ 
ਨਹੀਂ_ਸਗੋਂ`ਸਾਰੀ ਸ਼੍ਰੇਣੀ ਲਈ ਠੀਕ ਬਹਿੰਦੀ ਹੈ। 
ਜਿਉਂਦੇ ਰਹਿਣ ਤੇ ਆਪਣੀ ਸੈਤਾਨ ਉਤਪਤੀ ਦੇ ਸਮਰੱਥ 
ਹੋਣ ਲਈ ਕਾਫ਼ੀ ਨਹੀਂ ਮਿਲਦਾ; ਪਰ ਸਾਰੀ ਮਜ਼ਦੂਰ ਜਮਾਤ 
ਦੀਆਂ ਉਜਰਤਾਂ , ਉਹਨਾਂ ਦੇ ਉਤਾਰ-ਚੜ੍ਹਾਅ ਦੇ ਅਦਰ- 
ਅੰਦਰ, ਇਸ ਘੱਟੋ-ਘੱਟ ਪੱਧਰ ਦੇ ਬਰਾਬਰ ਹੈਦੀਆਂ ਹਨ । 
(ਮਾਰਕਸ-ਏਂਗਲਜ਼ ਚੋਣਵੀਆਂ ਲਿਖਤਾਂ, ਸੈਂਚੀ 1, ਸਫਾ 
159) 
ਉਜਰਤਾਂ ਵਧਦੀਆਂ ਹਨ ਤੇ ਘਟ ਜਾਂਦੀਆਂ ਹਨ। 
ਇਹਨਾਂ ਉਤਾਰ-ਚੜ੍ਹਾਵਾਂ ਨੂੰ ਕੀ ਤੇਅ ਕਰਦਾ ਹੈ ? ਇੱਥੇ ਵੀ ਕਿਰਤ- 
ਸ਼ਕਤੀ ਦੂਜੀਆਂ ਜਿਣਸਾਂ ਵਾਂਗ ਹੀ ਵਿਚਰਦੀ ਹੈ। ਜਿਣਸ ਪੈਦਾਵਾਰ 
ਦੀਆਂ ਹਾਲਤਾਂ ਵਿੱਚ, ਜਿੰਨ੍ਹਾਂ ਵਿੱਚ ਪੈਦਾਵਾਰ ਤੇ ਖਪਤ ਵਿਚਾਲੇ 
ਸਬੈਧ ਮੇਡੀ ਦੁਆਰਾ ਅੰਨ੍ਹੇਵਾਹ ਮਿਥਿਆ ਜਾਂਦਾ ਹੈ, ਹਰੇਕ ਜਿਣਸ ਦੀ 
ਉਪਲਬਧਤਾ ਕਿਸੇ ਵੀ ਪਲ ਉਸਦੀ ਮੇਗ ਤੋਂ ਵਧੇਰੇ ਜਾਂ ਘੱਟ ਹੋਣ ਦੀ 
ਸੈਭਾਵਨਾ ਬਣੀ ਰਹਿੰਦੀ ਹੈ। ਇਹੀ ਅਰਾਜਕਤਾ ਕਿਰਤ ਮੋਡੀ ਵਿੱਚ 
ਹੁੰਦੀ ਹੈ ਜਿਵੇਂ ਮੇਡੀ ਵਿੱਚ ਦੂਜੀਆਂ ਜਿਣਸਾਂ ਲਈ ਹੁੰਦੀ ਹੈ।ਪਹਿਲਾ, 
ਕਿਰਤ ਸ਼ਕਤੀ ਦੇ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਵਿਚਾਲੇ 
ਮੁਕਾਬਲਾ ਹੁੰਦਾ ਹੈ, ਪਹਿਲਾ “ਸਸਤੀ ਕਿਰਤ” ਭਾਲਦਾ ਹੈ ਅਤੇ 
ਪਿਛਲਾ “ਚੈਗੀ ਉਜਰਤ” ਦੀ ਭਾਲ ਵਿੱਚ ਹੈਦਾ ਹੈ। ਇਹ ਮੁੱਖ 
ਵਿਰੋਧਤਾਈ ਹੈ । ਦੂਸਰਾ, ਖਰੀਦਦਾਰਾਂ ਵਿਚਕਾਰ ਮੁਕਾਬਲਾ ਹੌਦਾ ਹੈ: 
ਇਸ ਲਈ ਜੇ ਨੌਕਰੀਆਂ ਜ਼ਿਆਦਾ ਹਨ ਤੇ ਮਜ਼ਦੂਰ ਘੱਟ ਤਾਂ ਉਜਰਤਾਂ 
ਵਧ ਜਾਣਗੀਆਂ। ਤੀਜਾ, ਵੇਚਣ ਵਾਲਿਆਂ ਵਿਚਾਲੇ ਮੁਕਾਬਲਾ 
ਹੈਦਾ ਹੈ: ਇਸ ਲਈ ਜੇ ਕੰਮ ਦੀ ਭਾਲ ਵਿੱਚ ਫਿਰਦੇ ਮਜ਼ਦੂਰ ਉਪਲਬਧ 
ਨੌਕਰੀਆਂ ਦੀ ਗਿਣਤੀ ਤੋਂ ਵਧੇਰੇ ਹਨ ਤਾਂ ਉਜਰਤਾਂ ਘਟ ਜਾਣਗੀਆਂ 
(ਮਾਰਕਸ-ਏਂਗਲਜ਼ ਚੋਣਵੀਆਂ ਲਿਖਤਾਂ, ਸੈਂਚੀ 1, ਸਫਾ 158)। 
ਇਹ ਗੌਣ ਵਿਰੋਧਤਾਈਆਂ ਹਨ। 
ਇੱਕ ਪੱਖੋਂ, ਕਿਰਤ-ਸ਼ਕਤੀ ਬਾਕੀ ਜਿਣਸਾਂ ਦੇ 
ਮੁਕਾਬਲੇ ਨਿਰਾਲੀ ਹੈ। ਕਿਰਤ ਕਦਰ ਪੈਦਾ ਕਰਦੀ ਹੈ। ਇਸ 
ਲਈ, ਕਿਰਤ-ਸ਼ਕਤੀ ਦੀ ਆਪਣੀ ਖੁਦ ਦੀ ਕਦਰ ਤੋਂ ਵਧੇਰੇ 
; ਭਾਵ ਵਾਫਰ ਕਦਰ ਪੈਦਾ ਕਰਨ ਲਈ ਵਰਤੋਂ ਹੋ ਸਕਦੀ 
ਹ: 
ਕਿਰਤ-ਸ਼ਕਤੀ ਦੀ ਵਰਤੋਂ ਨਾ ਸਿਰਫ ਆਪਣੀ ਖ਼ਦ 
ਦੀ ਕਦਰ ਨੂੰ ਮੁੜ ਪੈਦਾ ਕਰਦੀ ਹੈ , ਸਗੋਂ ਇਸ ਤੋਂ ਉੱਤੇ ਤੇ 
ਵਧੇਰੇ ਕਦਰ ਪੈਦਾ ਕਰਦੀ ਹੈ। ਇਹ ਵਾਫਰ ਕਦਰ ਉਪਜ 
ਦੀ ਕਦਰ ਅਤੇ ਉਪਜ ਨੂੰ ਬਣਾਉਣ ਵਿੱਚ ਲੱਗੀਆਂ 
ਚੀਜ਼ਾਂ ਭਾਵ ਪੈਦਾਵਾਰ ਦੇ ਸਾਧਨ ਤੇ ਕਿਰਤ-ਸ਼ਕਤੀ ਦੀ 
ਕਦਰ ਵਿਚਕਾਰਲਾ ਫਰਕ ਹੈ ।(ਸਰਮਾਇਆ, ਸੈਂਚੀ 1, 
ਸਫਾ 208) 
ਇਸ ਤਰ੍ਹਾਂ, ਮਜ਼ਦੂਰਾਂ ਦੁਆਰਾ ਪੈਦਾ ਕੀਤੀ ਗਈ 
ਕਦਰ ਦਾ ਇੱਕ ਹਿੱਸਾ ਹੀ ਉਹਨਾਂ ਨੂੰ ਉਜਰਤਾਂ ਦੇ ਰੂਪ ਵਿੱਚ 


ਮੋੜਿਆ ਜਾਂਦਾ ਹੈ।ਬਾਕੀ ਬਚਦਾ, ਵਾਫਰ ਸਰਮਾਏਦਾਰ ਦੁਆਰਾ 
ਹਥਿਆ ਲਿਆ ਜਾਂਦਾ ਹੈ। ਇਹੀ ਉਸਦੇ ਮੁਨਾਫੇ ਦਾ ਸੋਤ ਹੈ। 


2. ਅਦਾਇਗੀ-ਬਦਲੇ ਅਤੇ ਅਦਾਇਗੀ-ਬਿਨਾਂ ਕਿਰਤ 
ਸਨਅਤੀ ਸਰਮਾਇਆ (ਜਾਂ ਸਿਰਫ 
“ਸਰਮਾਇਆ? ਸਰਮਾਏਦਾਰਾ ਸਮਾਜ ਵਿੱਚ ਸਰਮਾਏ ਦੁਆਰਾ 
ਧਾਰਿਆ ਖਾਸ ਰੂਪ ਹੈ। ਇਸ ਨੂੰ ਵਪਾਰੀਆਂ ਦੇ ਸਰਮਾਏ ਤੋਂ 
ਲਾਜਮੀ ਹੀ ਵੱਖਰਿਆਂ ਕਰਕੇ ਦੇਖਣਾ ਚਾਹੀਦਾ ਹੈ ਜਿਹੜਾ 
ਜਮਾਤੀ ਸਮਾਜ ਦੇ ਸਾਰੇ ਪੜਾਵਾਂ ਦੌਰਾਨ ਮੌਜੂਦ ਰਹਿੰਦਾ ਹੈ। 
ਵਪਾਰੀ ਦੀ ਤਰ੍ਹਾਂ, ਸਰਮਾਏਦਾਰ ਵੀ ਵਾਫਰ ਕਦਰ ਹਥਿਆਉਂਦਾ 
ਹੈ; ਪ੍ਰੰਤੂ ਜਿੱਥੇ ਵਪਾਰੀ ਪ੍ਰਚਲਣ ਦੇ ਅਮਲ ਵਿੱਚ ਅਜਿਹਾ ਕਰਦਾ 
ਹੈ, ਸਰਮਾਏਦਾਰ ਪੈਦਾਵਾਰ ਦੀ ਪ੍ਰਕਿਰਿਆ ਦੌਰਾਨ ਵਾਫਰ ਕਦਰ 
ਹਥਿਆਉਂਦਾ ਹੈ। ਇਹ ਬਿਲਕੁਲ ਸਪੱਸਟ ਹੋ ਜਾਂਦਾ ਹੈ ਜਦੋਂ 
ਅਸੀਂ ਵਾਪਰਕ ਸਰਮਾਏ ਦੇ ਗੇੜ ਦੇ ਸਮੀਕਰਨ (ਮ - ਜਿ - ਮੁ") 
ਦੀ ਤੁਲਨਾ ਸਰਮਾਏ ਦੇ ਗੇੜ ਦੀ ਸਮੀਕਰਨ (ਮੁ - ਜਿ - ਪੈ - 
ਜਿ" -ਮੁ') ਨਾਲ ਕਰਦੇ ਹਾਂ । ਇੱਥੇ “ਪੈ? ਦਾ ਮਤਲਬ ਪੈਦਾਵਾਰ 
ਦੇ ਅਮਲ ਤੋਂ' ਹੈ। 
ਸਰਮਾਏਦਾਰ ਆਪਣੇ ਸਰਮਾਏ (ਮੁ) ਦੁਆਰਾ ਕੁਝ 
ਖਾਸ ਜਿਣਸਾਂ ਜਿਵੇਂ ਮਸ਼ੀਨਰੀ, ਕੱਚਾ ਮਾਲ, ਬਾਲਣ ਆਦਿ 
ਜਿੰਨ੍ਹਾਂ ਦੀ ਉਸਨੂੰ ਪੈਦਾਵਾਰ ਲਈ ਲੋੜ ਹੁੰਦੀ ਹੈ, ਦੀ ਖਰੀਦ 
ਕਰਕੇ ਸ਼ੁਰੂਆਤ ਕਰਦਾ ਹੈ । ਇਹ ਉਸਦੇ “ਪੈਦਾਵਾਰ ਦੇ ਸਾਧਨ” 
ਹਨ। ਉਹ ਕਿਰਤ-ਸ਼ਕਤੀ ਵੀ ਖਰੀਦਦਾ ਹੈ। ਆਪਣੇ ਲਈ 
ਇਹਨਾਂ ਸਭਨਾਂ ਜਿਣਸਾਂ (ਜਿ) ਦਾ ਇੰਤਜ਼ਾਮ ਕਰਕੇ, ਉਹ 
ਪੈਦਾਵਾਰ ਦੀ ਅਸਲ ਪ੍ਰਕਿਰਿਆ (ਪੈ) ਸ਼ੁਰੂ ਕਰਦਾ ਹੈ ਜਿਸ ਵਿੱਚ 
ਮਸ਼ੀਨਰੀ ਤੇ ਕਿਰਤ-ਸ਼ਕਤੀ ਦੀ ਜੁੜਵੀਂ ਸਰਗਰਮੀ ਨਾਲ਼ ਕੱਚਾ 
ਮਾਲ ਨਵੀਂਆਂ ਜਿਣਸਾਂ (ਜਿ") ਵਿੱਚ ਬਦਲ ਜਾਂਦਾ ਹੈ। ਇਨ੍ਹਾਂ 
ਨੂੰ ਫਿਰ ਵੇਚਿਆ ਜਾਂਦਾ ਹੈ, ਅਤੇ ਇਸ ਤਰ੍ਹਾਂ ਹਾਸਲ ਹੋਈ ਮੁਦਰਾ 
ਨਾ ਸਿਰਫ ਉਹਨਾਂ ਦੀ ਪੈਦਾਵਾਰ ਦੀ ਲਾਗਤ ਨੂੰ ਪੂਰਾ ਕਰਦੀ ਹੈ 
ਸਗੋਂ (ਜੇ ਪੂਰਾ ਅਮਲ ਕਾਮਯਾਬ ਰਹੇ) ਉਸ ਲਈ ਉਸ ਤੋਂ ਵਾਧੂ 
ਰਾਸ਼ੀ ਵੀ ਬਚ ਰਹਿੰਦੀ ਹੈ। ਇਹ ਉਸਦਾ ਮੁਨਾਫਾ ਹੈ। 
ਇਸ ਤਰ੍ਹਾਂ ਮਜ਼ਦੂਰ ਦੁਆਰਾ ਸਿਰਜੀ ਗਈ ਕਦਰ 
ਦੇ ਦੋ ਹਿੱਸੇ ਹੋ ਜਾਂਦੇ ਹਨ । ਜਿਹੜਾ ਹਿੱਸਾ ਉਸ ਨੂੰ ਉਜਰਤ ਦੇ 
ਰੂਪ ਵਿੱਚ ਵਾਪਸ ਮਿਲ ਜਾਂਦਾ ਹੈ, ਇਹ ਉਹ ਕਿਰਤ ਹੈ ਜਿਸ ਦੇ 
ਬਦਲੇ ਅਦਾਇਗੀ ਹੁੰਦੀ ਹੈ; ਬਾਕੀ ਦੀ ਕਿਰਤ ਬਿਨਾਂ ਅਦਾਇਗੀ 
ਕੀਤੀ ਹੋਈ ਕਿਰਤ ਹੈ। ਸਰਮਾਏਦਾਰ ਦਾ ਮੁਨਾਫਾ ਮਜ਼ਦੂਰ ਦੀ 
ਅਦਾਇਗੀ-ਬਿਨਾਂ ਕੀਤੀ ਹੋਈ ਕਿਰਤ ਤੋਂ ਆਉਂਦਾ ਹੈ: 
ਇਸ ਲਈ ਸਰਮਾਇਆ ਸਿਰਫ ਕਿਰਤ ਉੱਤੇ ਕੈਟਰੋਲ 
ਨਹੀਂ ਹੈ, ਜਿਵੇਂ ਕਿ ਐਡਮ ਸਮਿਥ ਕਹਿੰਦਾ ਹੈ। ਤੱਤ ਰੂਪ 
ਵਿੱਚ ਸਰਮਾਇਆ ਅਦਾਇਗੀ-ਬਿਨਾਂ ਕੀਤੀ ਗਈ ਕਿਰਤ 
ਉੱਤੇ ਨਿਯਤਰਣ ਹੈ ।ਸਾਰੀ ਵਾਫਰ ਕਦਰ... ਅਸਲ ਵਿੱਚ 
ਅਦਾਇਗੀ-ਬਿਨਾਂ ਹੋਈ ਕਿਰਤ ਦਾ ਸਾਕਾਰਿਆ ਰੂਪ ਹੈ। 
ਸਰਮਾਏ ਦੇ ਖੁਦ-ਬ-ਖੁਦ ਵਧਦੇ ਜਾਣ ਦਾ ਰਹੱਸ ਹੋਰਨਾਂ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ % ਅਕਤੂਬਰ 2013 ੨ 35 


5।। 58000 0800 5॥101। 0 ੬00੧ 


੧3101੧੧15006001ਗ1.60।। 


ਲੋਕਾਂ ਦੀ ਅਦਾਇਗੀ-ਬਿਨਾਂ ਕੀਤੀ ਗਈ ਕਿਰਤ ਨੂੰ 
ਹੜੱਪੇ ਜਾਣ ਵਿੱਚ ਆ ਕੇ ਖੁੱਲਦਾ ਹੈ। (ਸਰਮਾਇਆ, 
ਸੈਂਚੀ 1, ਸਫਾ 534; ਹੋਰ ਵਿਸਥਾਰ ਲਈ ਦੇਖੋ ਮਾਰਕਸ- 
ਏਂਗਲਜ਼ ਚੋਣਵੀਆਂ ਲਿਖਤਾਂ, ਸੈਂਚੀ 2, ਸਫਾ 60) 
ਅਦਾਇਗੀ-ਬਦਲੇ ਅਤੇ ਅਦਾਇਗੀ-ਬਿਨਾਂ 
ਕਿਰਤ ਵਿਚਾਲੇ ਫਰਕ ਨੂੰ ਲੋੜੀਂਦੀ ਕਿਰਤ ਅਤੇ ਵਾਫਰ ਕਿਰਤ 
ਵਿਚਾਲੇ ਫਰਕ ਦੇ ਰੂਪ ਵਿੱਚ ਵੀ ਦਰਸਾਇਆ ਜਾ ਸਕਦਾ ਹੈ। 
ਮਜ਼ਦੂਰ ਦਾ ਜ਼ਰੂਰੀ ਕਿਰਤ ਸਮਾਂ ਉਹ ਹੈ ਜਿਸ ਸਮੇਂ ਲਈ ਉਸਨੂੰ 
ਆਪਣੇ ਗੁਜ਼ਾਰੇ ਦੇ ਸਾਧਨ ਹਾਸਲ ਕਰਨ ਲਈ ਕੈਮ ਕਰਨਾ ਪੈਂਦਾ 
ਹੈ, ਜਿਹੜਾ ਉਹ ਆਪਣੀ ਉਜਰਤ ਦੇ ਰੂਪ ਵਿੱਚ ਪ੍ਰਾਪਤ ਕਰਦਾ 
ਹੈ। ਕਿਰਤ ਦੀ ਉਹ ਮਿਕਦਾਰ ਜਿਹੜੀ ਉਹ ਇਸ ਤੋਂ ਵਾਧੂ ਕਰਦਾ 
ਹੈ, ਉਸਦੀ ਵਾਫਰ ਕਿਰਤ ਹੈ, ਅਤੇ ਇਹ ਸਰਮਾਏਦਾਰ ਦੁਆਰਾ 
ਹਥਿਆ ਲਈ ਜਾਂਦੀ ਹੈ (ਸਰਮਾਇਆ, ਸੈਂਚੀ 1, ਸਫਾ 216)। 
ਇਸ ਤਰ੍ਹਾਂ ਕਿਰਤ-ਸਮੇਂ ਦੇ ਸ਼ਬਦਾਂ ਵਿੱਚ ਗੱਲ ਕਰਦੇ ਹੋਏ ਅਸੀਂ 
ਕਹਿ ਸਕਦੇ ਹਾਂ ਕਿ ਇੰਨੇ ਘਟਿਆਂ ਲਈ ਮਜ਼ਦੂਰ ਖੁਦ ਲਈ ਕੈਮ 
ਕਰਦਾ ਹੈ (ਉਸਦੀ ਜ਼ਰੂਰੀ ਕਿਰਤ) ਅਤੇ ਇੰਨੇ ਸਮੇਂ ਲਈ ਉਹ 
ਸਰਮਾਏਦਾਰ ਲਈ ਕੌਮ ਕਰਦਾ ਹੈ (ਉਸਦੀ ਵਾਫਰ ਕਿਰਤ), 
ਬਿਲਕੁਲ ਉਵੇਂ ਜਿਵੇਂ ਇੱਕ ਖੇਤ-ਗੁਲਾਮ ਕੁਝ ਦਿਨ ਆਪਣੇ 
ਲਈ ਕੰਮ ਕਰਦਾ ਹੈ ਅਤੇ ਕੁਝ ਦਿਨ ਆਪਣੇ ਭੂਮੀਪਤੀ ਲਈ 
ਕੈਮ ਕਰਦਾ ਹੈ। 
ਆਉ ਅਸੀਂ ਗੁਲਾਮ-ਕਿਰਤ, ਖੇਤ-ਗੁਲਾਮ 
ਕਿਰਤ ਅਤੇ ਉਜਰਤੀ-ਕਿਰਤ ਦੀ ਆਪਣੀ ਤੁਲਨਾ ਵੱਲ ਵਾਪਸ 
ਮੁੜੀਏ। ਗੁਲਾਮ ਆਪਣੀ ਪੂਰੀ ਦੀ ਪੂਰੀ ਕਿਰਤ ਨੂੰ ਆਪਣੇ 
ਮਾਲਕ ਨੂੰ ਸਪੁਰਦ ਕਰ ਦਿੰਦਾ ਹੈ, ਸਮੇਤ ਆਪਣੀ ਜ਼ਰੂਰੀ ਕਿਰਤ 
ਦੇ, ਜਿਹੜੀ ਜੀਣ ਦੇ ਸਾਧਨਾਂ ਦੇ ਰੂਪ ਵਿੱਚ ਮੋੜੀ ਜਾਂਦੀ ਹੈ। 
ਇਸ ਲਈ, ਗੁਲਾਮ ਨੂੰ ਆਪਣੀ ਸਾਰੀ ਕਿਰਤ ਅਦਾਇਗੀ- 
ਬਿਨਾਂ ਕੀਤੀ ਕਿਰਤ ਵਜੋਂ ਦਿਖਾਈ ਦਿੰਦੀ ਹੈ। ਖੇਤ-ਗੁਲਾਮ 
ਆਪਣੀ ਪੈਦਾਵਾਰ ਦਾ ਇੰਕ ਹਿੱਸਾ ਹੀ ਸਪੁਰਦ ਕਰਦਾ ਹੈ, ਜੋ 
ਤੈਅ ਕੀਤੀ ਅਨਾਜ ਦੀ ਮਿਕਦਾਰ ਦੇ ਰੂਪ ਵਿਚ ਜਾਂ ਫਿਰ ਭੂਮੀਪਤੀ 
ਦੇ ਖੇਤ ਵਿੱਚ ਤੈਅ ਕੀਤੇ ਸਮੇਂ ਲਈ ਕਿਰਤ ਦੇ ਰੂਪ ਵਿਚ ਹੋ 
ਸਕਦੀ ਹੈ; ਅਤੇ ਬਾਕੀ ਹਿੱਸਾ ਉਹ ਆਪਣੇ ਕੋਲ ਰਖਦਾ ਹੈ। ਇਸ 
ਤਰ੍ਹਾਂ, ਖੇਤ-ਗੁਲਾਮੀ ਦੇ ਦੌਰ ਵਿੱਚ ਜਰੂਰੀ ਤੇ ਵਾਫਰ ਕਿਰਤ 
ਵਿੱਚ, ਅਦਾਇਗੀ-ਬਦਲੇ ਤੇ ਅਦਾਇਗੀ-ਬਿਨਾਂ ਕਿਰਤ ਵਿੱਚ 
ਫਰਕ ਸਾਫ-ਸਾਫ ਅਤੇ ਅਣਲੁਕਿਆ ਦਿਖਾਈ ਦਿੰਦਾ ਹੈ। 
ਉਜਰਤੀ-ਕਿਰਤ ਵਿੱਚ ਇਹ ਫਰਕ ਮੋਡੀ ਦੁਆਰਾ ਢਕ ਦਿੱਤਾ 
ਜਾਂਦਾ ਹੈ।ਮਜ਼ਦੂਰ ਕੋਲ਼ ਕਿਰਤ-ਸ਼ਕਤੀ ਨਾਂ ਦੀ ਇੰਕ ਜਿਣਸ ਹੈ 
ਜਿਸਨੂੰ ਵੇਚਣ ਜਾਂ ਨਾ ਵੇਚਣ ਲਈ ਉਹ ਵੈਸੇ ਅਜ਼ਾਦ ਹੈ; ਪ੍ਰੰਤੂ 
ਕਿਉਂਕਿ ਉਸ ਕੋਲ਼ ਕੋਈ ਹੋਰ ਮਲਕੀਅਤ ਨਹੀਂ' ਹੁੰਦੀ, ਇਸਨੂੰ 
ਵੇਚਣ ਲਈ ਉਸਨੂੰ ਮਜ਼ਬੂਰ ਕੀਤਾ ਜਾਂਦਾ ਹੈ । ਜੇ ਉਹ ਇਸਦਾ 
ਕੋਈ ਖਰੀਦਦਾਰ ਨਾ ਲੌਂਭ ਸਕਿਆ ਤਾਂ ਉਹ ਭੁਖਾ ਮਰਦਾ ਹੈ। 
ਫਿਰ ਇਸਨੂੰ ਵੇਚਣ ਤੋਂ ਬਾਅਦ, ਕਿਸੇ ਵੀ ਹੋਰ ਜਿਣਸ-ਮਾਲਕ 
ਵਾਂਗ, ਉਸਨੂੰ ਪਤਾ ਲੌਗਦਾ ਹੈ ਕਿ ਉਹ ਉਸਨੂੰ ਖੋ ਬੈਠਾ ਹੈ, ਅਤੇ 


ਇਸ ਉਲਝਣਤਾਣੀ ਵਿੱਚ ਪਏ ਹੋਏ ਨੂੰ ਉਸਨੂੰ ਇਸ ਗੌਲ ਲਈ 
ਮਨਾਇਆ ਜਾਣ ਲੌਗਦਾ ਹੈ ਕਿ ਉਸਨੂੰ ਜੋ ਉਜਰਤ ਦੇ ਰੂਪ ਵਿਚ 
ਮਿਲ ਰਿਹਾ ਹੈ, ਉਹ ਉਸ ਦੀ ਜਿਣਸ ਕਿਰਤ-ਸ਼ਕਤੀ ਦੀ ਕੀਮਤ 
ਨਹੀਂ, ਸਗੋਂ ਉਸ ਚੀਜ਼ ਦੀ ਕਦਰ ਹੈ ਜੋ ਉਹ ਪੈਦਾ ਕਰਦਾ ਹੈ: 
ਇਸ ਤਰ੍ਹਾਂ ਉਜਰਤ ਕੌਮ ਸਮੇਂ ਦੀ ਜ਼ਰੂਰੀ ਕਿਰਤ 
ਅਤੇ ਵਾਫਰ ਕਿਰਤ, ਅਦਾਇਗੀ-ਬਦਲੇ ਅਤੇ 
ਅਦਾਇਗੀ-ਬਿਨਾਂ ਕਿਰਤ ਵਿਚਾਲੇ ਵੰਡ ਦੇ ਹਰੇਕ ਸਬੂਤ 
ਨੂੰ ਖਤਮ ਕਰ ਦਿੰਦੀ ਹੈ।ਸਾਰੀ ਕਿਰਤ ਅਦਾਇਗੀ-ਬਦਲੇ 
ਕਿਰਤ ਦਿਖਦੀ ਹੈ। ਵਗਾਰ ਦੀ ਪ੍ਥਾ ਸਮੇਂ, ਕਾਮੇ ਦਾ ਆਪਣੇ 
ਲਈ ਕੀਤੀ ਕਿਰਤ ਅਤੇ ਆਪਣੇ ਭੂਮੀਪਤੀ ਲਈ ਕੀਤੀ 
ਉਸਦੀ ਲਾਜ਼ਮੀ ਕਿਰਤ ਵਿਚਾਲੇ ਫਰਕ ਸਮਾਂ ਤੇ ਹਾਲਤਾਂ 
ਪੌਖੋਂ ਬਿਲਕੁਲ ਸਪੋਸ਼ਟ ਹੰਦਾ ਹੈ । ਗੁਲਾਮ-ਕਿਰਤ ਵਿੱਚ, 
ਕੌਮ ਦੇ ਸਮੇਂ ਦੌਰਾਨ ਜਿੰਨੇ ਚਿਰ ਲਈ ਗੁਲਾਮ ਆਪਣੇ 
ਜੀਣ ਦੇ ਸਾਧਨ ਪੈਦਾ ਕਰਨ ਲਈ ਹੀ ਕਿਰਤ ਕਰਦਾ ਹੈ, 
ਉਹ ਵੀ ਉਸਨੂੰ ਆਪਣੇ ਮਾਲਕ ਲਈ ਕੀਤੀ ਕਿਰਤ ਹੀ 
ਦਿਖਾਈ ਦਿੰਦੀ ਹੈ।ਗੁਲਾਮ ਦੀ ਸਾਰੀ ਕਿਰਤ ਅਦਾਇਗੀ- 
ਬਿਨਾਂ ਕਿਰਤ ਦਿਖਾਈ ਦਿੰਦੀ ਹੈ।ਉਜਰਤੀ ਕਿਰਤ ਸਮੇਂ, 
ਇਸ ਤੋਂ ਉਲਟ, ਵਾਫਰ ਕਿਰਤ ਜਾਂ ਅਦਾਇਗੀ-ਬਿਨਾਂ 
ਕਿਰਤ ਵੀ ਅਦਾਇਗੀ-ਬਦਲੇ ਕਿਰਤ ਦਿਖਾਈ ਦਿੰਦੀ 
ਹੈ।ਉਦੋਂ, ਜਾਇਦਾਦ ਦੇ ਸਬੈਧ ਗੁਲਾਮ ਤੋਂ ਉਸ ਦੁਆਰਾ 
ਖੁਦ ਲਈ ਕੀਤੀ ਕਿਰਤ ਨੂੰ ਲੁਕਾਉਂਦੇ ਸਨ; ਹੁਣ , ਮੁਦਰਾ 
ਦੇ ਸਬਧ ਉਜਰਤੀ-ਕਿਰਤੀ ਦੀ ਅਦਾਇਗੀ-ਬਿਨਾਂ ਕੀਤੀ 
ਕਿਰਤ ਨੂੰ ਲੁਕਾਉਂਦੇ ਹਨ।(ਸਰਮਾਇਆ, ਸੈਂਚੀ 1 ,ਸਫਾ 
539) 
ਰੋਮਨ ਗੁਲਾਮ ਨੂੰ ਬੇੜੀਆਂ ਵਿਚ ਜਕੜ ਕੇ ਰੌਖਿਆ 
ਜਾਂਦਾ ਸੀ; ਉਜਰਤੀ-ਕਿਰਤੀ ਆਪਣੇ ਮਾਲਕ ਨਾਲ 
ਅਦਿੱਖ ਧਾਗਿਆਂ ਨਾਲ਼ ਬੰਨ੍ਹਿਆ ਹੋਇਆ ਹੈ। 
(ਸਰਮਾਇਆ, ਸੈਂਚੀ 1, ਸਫਾ 574) 
ਫਿਰ ਕਿਸ ਮਾਅਨੇ ਵਿੱਚ ਉਜਰਤੀ-ਕਿਰਤੀ ਨੂੰ 
ਅਜ਼ਾਦ ਕਿਹਾ ਜਾ ਸਕਦਾ ਹੈ ? 
ਇੰਕ ਪਾਸੇ ਤਾਂ ਉਹ ਦੋ ਪੱਖਾਂ ਤੋਂ ਅਜ਼ਾਦ ਹੈ ਕਿ 
ਕੋਈ ਉਸਦਾ ਮਾਲਕ ਨਹੀਂ ਹੈ ਅਤੇ ਨਾ ਹੀ ਪੈਦਾਵਾਰ ਦੇ ਸਾਧਨਾਂ 
ਦੀ ਉਸ ਕੋਲ ਕੋਈ ਮਾਲਕੀ ਹੈ: 
ਆਪਣੇ ਆਪ ਵਿੱਚ ਮੁਦਰਾ ਤੇ ਜਿਣਸਾਂ ਸਰਮਾਇਆ 
ਨਹੀਂ ਹਨ ਜਿਵੇਂ ਪੈਦਾਵਾਰ ਦੇ ਸਾਧਨ ਤੇ ਗੁਜ਼ਾਰੇ ਦੇ ਸਾਧਨ 
ਨਹੀਂ ਹਨ।ਉਹਨਾਂ ਨੂੰ ਸਰਮਾਏ ਵਿੱਚ ਬਦਲਣਾ ਪੈਂਦਾ ਹੈ। 
ਇਹ ਬਦਲਾਅ ਸਿਰਫ ਕੁਝ ਖਾਸ ਹਾਲਤਾਂ ਵਿੱਚ ਹੀ ਹੋ 
ਸਕਦਾ ਹੈ ਜਿੰਨ੍ਹਾਂ ਅਧੀਨ ਇਹ ਹੋ ਸਕੇ ਕਿ ਦੋ ਬਿਲਕੁਲ 
ਵੱਖਰੀ ਤਰ੍ਹਾਂ ਦੇ ਜਿਣਸ ਮਾਲਕ ਇੱਕ ਦੂਜੇ ਨੂੰ ਮਿਲਣ ਤੇ 
ਸਬੈਧ ਕਾਇਮ ਕਰਨ: ਇੱਕ ਹੱਥ, ਮੁਦਰਾ, ਪੈਦਾਵਾਰ ਦੇ 
ਸਾਧਨ, ਗੁਜ਼ਾਰੇ ਦੇ ਸਾਧਨਾਂ ਦੇ ਮਾਲਕ ਜਿਹੜੇ ਆਪਣੀਆਂ 
ਚੀਜ਼ਾਂ ਦੀ ਕੁੱਲ ਕਦਰ ਨੂੰ ਹੋਰਾਂ ਲੋਕਾਂ ਦੀ ਕਿਰਤ-ਸ਼ਕਤੀ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਅਕਤੂਬਰ 2013 >% 36 


5।। 58000 0800 5॥101। 0 ੬00੧ 


੧3101੧੧150016001ਗ1.60।। 


ਖਰੀਦ ਕੇ ਵਧਾਉਣ ਦੇ ਇੱਛੁਕ ਹੋਣ; ਦੂਜੇ ਹੱਥ, ਅਜ਼ਾਦ 
ਮਜ਼ਦੂਰ, ਆਪਣੀ ਕਿਰਤ-ਸ਼ਕਤੀ ਦੇ ਵਿਕਰੇਤਾ ਅਤੇ ਇਸ 
ਲਈ ਕਿਰਤ ਦੇ ਵਿਕਰੇਤਾ ਦੇ ਰੂਪ ਵਿੱਚ । ਦੋ ਤਰ੍ਹਾਂ ਨਾਲ 
ਅਜ਼ਾਦ ਮਜ਼ਦੂਰ, ਕਿ ਨਾ ਤਾਂ ਉਹ ਗੁਲਾਮਾਂ, ਬੈਧੂਆ 
ਕਿਰਤੀਆਂ ਆਦਿ ਵਾਂਗ ਪੈਦਾਵਾਰ ਦੇ ਸਾਧਨਾਂ ਦਾ ਹੀ 
ਹਿੱਸਾ ਹੁੰਦੇ ਹਨ, ਅਤੇ ਨਾ ਹੀ ਉਹਨਾਂ ਕੋਲ ਕਿਸਾਨਾਂ 
ਵਾਂਗ ਪੈਦਾਵਾਰ ਦੇ ਸਾਧਨਾਂ ਦੀ ਕੋਈ ਮਾਲਕੀ ਹੁੰਦੀ ਹੈ; 
ਇਸ ਲਈ ਉਹ ਆਪਣੇ ਪੈਦਾਵਾਰ ਦੇ ਸਾਧਨਾਂ ਦੇ ਬੋਝ ਤੋਂ 
ਅਜ਼ਾਦ ਹੁੰਦੇ ਹਨ।(ਸਰਮਾਇਆ, ਸੈਂਚੀ 1, ਸਫਾ 714) 
ਦੂਜੇ ਪਾਸੇ, ਉਸ ਨੂੰ ਆਪਣੀ ਕਿਰਤ-ਸ਼ਕਤੀ 
ਵੇਚਣ ਲਈ ਮਜਬੂਰ ਕੀਤਾ ਜਾਂਦਾ ਹੈ, ਇਸ ਤਰ੍ਹਾਂ ਉਹ ਅਜ਼ਾਦ 
ਨਹੀਂ ਰਹਿੰਦਾ: 
ਇਸ ਸੱਚਾਈ ਨਾਲ ਸਹਿਮਤ ਹੋਣਾ ਪਵੇਗਾ ਕਿ 
ਪੈਦਾਵਾਰ ਦੀ ਪ੍ਰਕਿਰਿਆ ਵਿੱਚੋਂ ਗੁਜ਼ਰਨ ਤੋਂ ਬਾਅਦ ਸਾਡਾ 
ਕਿਰਤੀ ਪਹਿਲਾਂ ਵਾਲਾ ਨਹੀਂ ਰਹਿੰਦਾ ।ਮੇਡੀ ਵਿੱਚ, ਉਹ 
ਇੱਕ ਜਿਣਸ, ਕਿਰਤ-ਸ਼ਕਤੀ, ਦੇ ਮਾਲਕ ਵਜੋਂ ਹੈਸੀਅਤ 
ਰੱਖਦਾ ਹੈ, ਦੂਜੇ ਜਿਣਸ-ਮਾਲਕਾਂ ਦੇ ਆਹਮੋ-ਸਾਹਮਣੇ, 
ਇੱਕ ਡੀਲਰ ਦੇ ਸਾਹਵੇਂ ਡੀਲਰ ਵਾਂਗ। ਜਿਸ ਸਮਝੌਤੇ 
ਰਾਹੀਂ ਉਹ ਆਪਣੀ ਕਿਰਤ-ਸ਼ਕਤੀ ਸਰਮਾਏਦਾਰ ਨੂੰ ਵੇਚ 
ਦਿੰਦਾ ਹੈ, ਉਹ ਇਹ ਸਿੱਧ ਕਰ ਦਿੰਦਾ ਹੈ ਕਿ ਉਸ ਨੇ ਖੁਦ 
ਆਪਣੀ ਮਰਜ਼ੀ ਕੀਤੀ ਹੈ । ਸੌਦੇਬਾਜ਼ੀ ਖਤਮ ਹੋਣ ਤੋਂ 
ਬਾਅਦ ਇਹ ਪਤਾ ਚੱਲਦਾ ਹੈ ਕਿ ਉਹ ਬਿਲਕੁਲ ਵੀ 
“ਅਜ਼ਾਦ? ਨਹੀਂ ਸੀ, ਜਿੰਨੇ ਸਮੇਂ ਲਈ ਆਪਣੀ ਕਿਰਤ- 
ਸ਼ਕਤੀ ਵੇਚਣ ਉਹ ਅਜ਼ਾਦ ਸੀ, ਅਸਲ ਵਿੱਚ ਓਨੇ ਸਮੇਂ 
ਵਾਸਤੇ ਵੇਚਣ ਲਈ ਉਸਨੂੰ ਮਜਬੂਰ ਕੀਤਾ ਗਿਆ, ਅਤੇ 
ਇਹ ਕਿ 'ਜਿੰਨਾ ਚਿਰ ਉਸਦੇ ਪੱਠਿਆਂ 'ਚ ਜਾਨ ਬਾਕੀ 
ਰਹਿੰਦੀ ਹੈ, ਨਾੜਾਂ ਕੈਮ ਕਰਦੀਆਂ ਹਨ, ਖੂਨ ਦੀ ਇੱਕ 
ਬੂੰਦ ਵੀ ਬਚੀ ਰਹਿੰਦੀ ਹੈ,” ਓਨੇ ਚਿਰ ਲਈ ਲਹੂ ਚੂਸਣ 
ਹੋਣ ਦਿੰਦਾ ।(ਸਰਮਾਇਆ, ਸੈਂਚੀ 1, ਸਫਾ 301) 
ਸਰਮਾਏ ਅਤੇ ਕਿਰਤ ਵਿਚਾਲੇ ਇਸ ਜਿਣਸ 
ਸਬੈਧ ਵਿੱਚ ਹੀ ਸਰਮਾਏਦਾਰਾ ਲੁੱਟ ਦਾ ਰਹੱਸ ਲੁਕਿਆ ਹੈ। 
ਇਸੇ ਕਰਕੇ ਇਸ ਦਾ ਪ੍ਰਗਟਾਵਾ ਬੁਰਜੂਆ" ਵਿਚਾਰਕਾਂ ਦੀ 
“ਉਲਟੀ ਚੇਤਨਾ” ਵਿੱਚ ਵਿਗੜੇ ਹੋਏ ਰੂਪ ਵਿੱਚ ਹੁੰਦਾ ਹੈ।ਉਹ 
ਗੁਲਾਮ-ਕਿਰਤ ਅਤੇ ਖੇਤ-ਗੁਲਾਮ ਕਿਰਤ ਵਿੱਚ ਮੌਜੂਦ ਲੁੱਟ 
ਨੂੰ ਤਾਂ ਮੈਨਦੇ ਹਨ ਪਰ ਉਜਰਤੀ-ਕਿਰਤ ਵਿੱਚ ਇਸੇ ਲੁੱਟ ਤੋਂ 
ਅੱਖਾਂ ਬਦ ਕਰ ਛੱਡਦੇ ਹਨ। ਉਹ ਸਰਮਾਏ ਨੂੰ ਪਹਿਲਾਂ ਕੀਤੀ 
ਗਈ ਕਿਰਤ ਜੋ ਬਿਨਾਂ ਅਦਾਇਗੀ ਹੜੱਪ ਲਈ ਗਈ ਸੀ, ਦਾ 
ਜਮ੍ਹਾ ਹੋਇਆ ਰੂਪ ਨਾ ਮੈਨ ਕੇ ਇਸਨੂੰ ਸਰਮਾਏਦਾਰ ਦੁਆਰਾ 
(ਜਿਹੜਾ ਅਸਲ ਵਿੱਚ ਪੈਦਾਵਾਰ `ਚ ਕੋਈ ਹਿੱਸਾ ਨਹੀਂ ਲੈਂਦਾ) 
ਉੱਦਮ ਤੇ ਸਰਫੇ ਦੇ ਆਪਣੇ ਕੁਦਰਤੀ ਗੁਣਾਂ ਸਦਕਾ ਹਾਸਲ ਕੀਤਾ 


[ਵਰ 


ਬੁਰਜੂਆ”" = ਸਰਮਾਏਦਾਰ ਜਮਾਤ 


ਸਮਝਦੇ ਹਨ; ਦੂਜੇ ਪਾਸੇ, ਉਜਰਤੀ-ਮਜ਼ਦੂਰ (ਅਸਲ ਪੈਦਾਕਾਰ) 
ਉਹਨਾਂ ਦੇ ਵਰਣਨਾਂ ਵਿੱਚ ਸਿਰਫ ਇੱਕ ਜਿਣਸ, ਕਿਰਤ ਹੀ 
ਸਮਝਿਆ ਜਾਂਦਾ ਹੈ ਜਿਸਨੂੰ ਸਰਮਾਏਦਾਰ ਬਾਕੀ ਹੋਰ ਪੈਦਾਵਾਰ 
ਦੇ ਸਾਧਨਾਂ ਵਾਂਗ ਖਰੀਦਦਾ ਹੈ। ਇਸ ਲਈ ਬੁਰਜੂਆ ਚੇਤਨਾ 
ਵਿੱਚ, ਸੱਚਾਈ ਨੂੰ ਉਲਟਾ ਖੜਾ ਕਰ ਦਿੱਤਾ ਜਾਂਦਾ ਹੈ।ਕਰਤੇ ਨੂੰ 
ਕਰਮ ਅਤੇ ਕਰਮ ਨੂੰ ਕਰਤਾ ਬਣਾ ਦਿੱਤਾ ਜਾਂਦਾ ਹੈ: 
ਇੱਕ ਪਾਸੇ ਤਾਂ ਕਦਰ, ਜਾਂ ਹੋ ਚੁੱਕੀ ਕਿਰਤ ਜਿਹੜੀ 
ਜਿਉਂਦੀ-ਜਾਗਦੀ ਕਿਰਤ 'ਤੇ ਹੁਕਮ ਚਲਾਉਂਦੀ ਹੈ, 
ਸਰਮਾਏਦਾਰ ਦੇ ਰੂਪ ਵਿੱਚ ਸਾਕਾਰ ਹੁੰਦੀ ਹੈ; ਦੂਜੇ ਪਾਸੇ, 
ਕਿਰਤੀ ਸਿਰਫ ਪਦਾਰਥਕ ਕਿਰਤ-ਸ਼ਕਤੀ, ਇੱਕ ਜਿਣਸ 
ਬਣ ਕੇ ਰਹਿ ਜਾਂਦਾ ਹੈ। (ਸਰਮਾਇਆ, ਸੈਂਚੀ 3, ਸਫਾ 
45) 
ਇਸ ਢੰਗ ਨਾਲ ਅਦਾਇਗੀ-ਬਦਲੇ ਅਤੇ 
ਉਹਲੇ ਕਰ ਦਿੱਤਾ ਜਾਂਦਾ ਹੈ ।ਜੋ ਦਿਖਦਾ ਹੈ, ਉਸ ਨੂੰ ਅਸਲੀਅਤ 
ਦੀ ਥਾਂ ਰੱਖ ਦਿੱਤਾ ਜਾਂਦਾ ਹੈ: 
ਇਹ ਚਮਤਕਾਰੀ ਰੂਪ ਜਿਹੜਾ ਅਸਲੀ ਸਬੋਧਾਂ ਨੂੰ 
ਅਦਿੱਖ ਕਰ ਦਿੰਦਾ ਹੈ, ਅਤੇ ਅਸਲ ਵਿੱਚ ਉਹਨਾਂ ਦਾ 
ਬਿਲਕੁਲ ਉਲਟਾ ਰੂਪ ਪੇਸ਼ ਕਰਦਾ ਹੈ, ਮਜ਼ਦੂਰ ਤੇ 
ਸਰਮਾਏਦਾਰ ਦੋਵਾਂ ਦੀਆਂ ਇਨਸਾਫ ਸਬਧੀ ਧਾਰਨਾਵਾਂ, 
ਸਰਮਾਏਦਾਰਾ ਪੈਦਾਵਾਰੀ ਢੰਗ ਦੇ ਸਾਰੇ ਰਹੱਸਾਂ, ਅਜ਼ਾਦੀ 
ਦੇ ਸਾਰੇ ਭੁਲਾਂਦਰਿਆਂ , ਉਜੱਡ ਅਰਥਸ਼ਾਸ਼ਤਰੀਆਂ ਦੁਆਰਾ 
ਸਹੀ ਠਹਿਰਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਦੀ ਬੁਨਿਆਦ 
ਹੈ।(ਸਰਮਾਇਆ, ਸੈਂਚੀ 1, ਸਫਾ 540) 


/ਨਾ # ਲਾ ਠਾਕ 76ਲ/ 

ਇੱਕ ਵਾਰ ਫੇਰ ਦੇਸ਼ ਨੂੰ ਦੰਗਿਆਂ ਦੀ... 

ਸਿਖਿਆ, ਇਲਾਜ ਅਤੇ ਬਿਹਤਰ ਸੁਵਿਧਾਵਾਂ ਲਈ ਜਮਾਤੀ 
ਦੇ ਨਾਲ-ਨਾਲ ਬਾਕੀ ਦੀਆਂ ਦੁਕਾਨਾਂ ਵੀ ਬਦ ਹੋਣ ਜਾਣਗੀਆਂ। 
ਇਸ ਲਈ ਦੇਸ਼ ਵਿੱਚ ਕੌਂਟੜਪੰਥੀ ਤਾਕਤਾਂ ਆਮ ਲੋਕਾਂ ਨੂੰ ਧਰਮ, 
ਜਾਤ, ਖੇਤਰ, ਭਾਸ਼ਾ ਦੇ ਅਧਾਰ 'ਤੇ ਵੰਡ ਕੇ ਸਰਮਾਏਦਾਰਾ ਪ੍ਰਬੋਧ 
ਖਿਲਾਫ਼ ਚੌਲਣ ਵਾਲੇ ਘੋਲ ਦੀ ਧਾਰ ਖੁੰਢੀ ਕਰਨ ਦਾ ਕੰਮ 
ਕਰਦੀਆਂ ਹਨ । ਅਜਿਹੀ ਹਾਲਤ ਵਿੱਚ ਸਾਰੀਆਂ ਵੋਟ-ਬਟੌਰੂ 
ਪਾਰਟੀਆਂ ਕੋਲ 'ਵੇਡੋਂ ਤੇ ਰਾਜ ਕਰੋ” ਤੋਂ ਇਲਾਵਾ ਚੋਣਾਂ ਜਿਤਣ 
ਦਾ ਹੋਰ ਕੋਈ ਢੰਗ ਨਹੀਂ ਰਹਿ ਜਾਂਦਾ। ਪਰ ਕਿਰਤੀ ਲੋਕਾਂ ਨੂੰ 
ਇਹਨਾਂ ਦੇ ਗੀਦੇ ਇਰਾਦਿਆਂ ਨੂੰ ਪਹਿਚਾਨਣਾ ਹੋਵੇਗਾ ਅਤੇ 
ਉਹਨਾਂ ਨੂੰ ਨਾਕਾਮ ਕਰਨ ਲਈ ਆਪਣੀ ਫੌਲਾਦੀ ਇੰਕਮੁੰਠਤਾ 
ਕਾਇਮ ਕਰਨੀ ਹੋਵੇਗੀ। ੪ 


ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ % ਅਕਤੂਬਰ 2013 ੨ 37 


5।। 58000 0800 5॥101। 0 ੬00੧ 


੧3101੧੧150016001ਗ1.60।। 


ਸਥਿਰ ਅਤੇ ਬਦਲਵਾਂ ਸਰਮਾਇਆ 


੪ ਜਾਰਜ ਥਾਮਸਨ 


ਸਰਮਾਏਦਾਰ ਜਿਹੜੇ ਸਰਮਾਏ ਦਾ ਪੈਦਾਵਾਰ ਵਿੱਚ 
ਨਿਵੇਸ਼ ਕਰਦਾ ਹੈ, ਉਸਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ 
ਸਕਦਾ ਹੈ। 
ਪਹਿਲਾ, ਉਹ ਕੁਝ ਜਿਣਸਾਂ ਜਿਵੇਂ ਕੱਚਾ ਮਾਲ, 
ਮਸ਼ੀਨਾਂ ਆਦਿ ਖਰੀਦਦਾ ਹੈ ਜਿਹੜੇ ਉਸਦੇ “ਪੈਦਾਵਾਰ ਦੇ 
ਸਾਧਨ ? ਹਨ । ਇਹਨਾਂ ਜਿਣਸਾਂ ਦੀ ਕਦਰ ਪੈਦਾਵਾਰ ਦੇ ਅਮਲ 
ਜਿਹਨਾਂ ਨੂੰ ਪੈਦਾ ਕਰਨ ਲਈ ਉਹਨਾਂ ਦੀ ਵਰਤੋਂ ਕੀਤੀ ਜਾਂਦੀ 
ਹੈ।ਛੇਤੀ ਹੀ ਜਾਂ ਕੁਝ ਦੇਰ ਨਾਲ , ਕੱਚਾ ਮਾਲ ਪੂਰੀ ਤਰ੍ਹਾਂ ਵਰਤਿਆ 
ਜਾਣਦਾ ਹੈ, ਮਸ਼ੀਨਾਂ ਘਸ ਜਾਂਦੀਆਂ ਹਨ ਅਤੇ ਉਹਨਾਂ ਨੂੰ ਬਦਲਣ 
ਦੀ ਲੋੜ ਪੈਂਦੀ ਹੈ। ਇਸ ਸਮੇਂ ਤਕ, ਉਹਨਾਂ ਦੀ ਪੂਰੀ ਪੂਰੀ 
ਕਦਰ, ਨਾ ਘੱਟ ਨਾ ਵੱਧ, ਨਵੀਂਆਂ ਜਿਣਸਾਂ ਵਿੱਚ ਆ ਜਾਂਦੀ 
ਹੈ ।ਪੈਦਾਵਾਰ ਦੇ ਅਮਲ ਵਿੱਚ ਉਹ ਬਦਲ ਜਾਂਦੀਆਂ ਹਨ, ਪਰ 
ਉਹਨਾਂ ਦੀ ਕਦਰ ਓਨੀ ਹੀ ਰਹਿੰਦੀ ਹੈ। ਇਸ ਲਈ, ਇਹ 
ਉਸਦਾ ਸਥਿਰ ਸਰਮਾਇਆ ਹੈ। 
ਦੂਸਰਾ, ਉਹ ਕਿਰਤ-ਸ਼ਕਤੀ ਖਰੀਦਦਾ ਹੈ। ਇਸ 
ਜਿਣਸ ਦੀ ਕਦਰ ਵੀ ਨਵੀਂਆਂ ਜਿਣਸਾਂ ਵਿੱਚ ਚਲੀ ਜਾਂਦੀ ਹੈ, 
ਪਰ ਕਿਰਤ-ਸ਼ਕਤੀ ਦੂਜੀਆਂ ਜਿਣਸਾਂ ਨਾਲੋਂ ਇਸ ਗੱਲੋਂ ਵੱਖਰੀ 
ਹੈ ਕਿ ਇਸ ਵਿੱਚ ਆਪਣੇ ਵਰਤੇ ਜਾਣ ਦੇ ਅਮਲ ਵਿੱਚ ਨਵੀਂ 
ਕਦਰ ਜਮ੍ਹਾਂ ਕਰਨ ਦੀ, ਭਾਵ ਕਿ ਵਾਫਰ ਕਦਰ ਸਿਰਜਣ ਦੀ 
ਸਮਰੱਥਾ ਹੈ। ਵਾਫਰ ਦਾ ਮਾਪ ਪੈਦਾਵਾਰ ਦੀਆਂ ਹਾਲਤਾਂ ਦੇ 
ਅਨੁਸਾਰ ਬਦਲਦਾ ਰਹਿੰਦਾ ਹੈ। ਇਸ ਤਰ੍ਹਾਂ, ਕਿਰਤ-ਸ਼ਕਤੀ 
ਲਈ ਨਿਵੇਸ਼ ਕੀਤਾ ਸਰਮਾਇਆ ਬਦਲਵਾਂ ਸਰਮਾਇਆ ਹੈ: 
ਇੱਕ ਹੱਥ ਪੈਦਾਵਾਰ ਦੇ ਸਾਧਨ, ਅਤੇ ਦੂਜੇ 
ਹੱਥ ਕਿਰਤ ਸ਼ਕਤੀ, ਮੂਲ ਸਰਮਾਏ ਦੇ ਹੀ ਦੋ ਰੂਪ 
ਹਨ ਜਿਹੜੇ ਉਸਨੇ ਉਦੋਂ ਧਾਰਨ ਕੀਤੇ ਜਦੋਂ ਉਸਨੂੰ 
ਮੁਦਰਾ ਤੋਂ ਕਿਰਤ-ਅਮਲ ਦੇ ਵੱਖ-ਵੱਖ ਤੱਤਾਂ ਵਿੱਚ 
ਬਦਲਿਆ ਗਿਆ। ਸਰਮਾਏ ਦਾ ਉਹ ਰੂਪ ਜਿਹੜਾ 
ਪੈਦਾਵਾਰ ਦੇ ਸਾਧਨਾਂ - ਕੱਚਾ ਮਾਲ, ਹੋਰ ਜਰੂਰੀ 
ਸਮਾਨ, ਤੇ ਕਿਰਤ ਦੇ ਸੈਦ - ਦਾ ਰੂਪ ਲੈਂਦਾ ਹੈ, ਉਹ 
ਪੈਦਾਵਾਰ ਦੇ ਅਮਲ ਦੌਰਾਨ ਕਦਰ ਦੇ ਮਾਮਲੇ ਵਿੱਚ 
ਕਿਸੇ ਮਿਕਦਾਰੀ ਤਬਦੀਲੀ ਵਿੱਚੋਂ ਨਹੀਂ ਲੰਘਦਾ । 
ਇਸ ਲਈ ਮੈ'' ਇਸਨੂੰ ਸਰਮਾਏ ਦਾ ਸਥਿਰ ਹਿੱਸਾ, 
ਜਾਂ ਹੋਰ ਸੈਖੇਪ ਵਿੱਚ ਸਥਿਰ ਸਰਮਾਇਆ ਕਹਿੰਦਾ 
ਹਾਂ। 
ਦੂਜੇ ਪਾਸੇ, ਸਰਮਾਏ ਦਾ ਉਹ ਹਿੱਸਾ 
ਜਿਹੜਾ ਕਿਰਤ-ਸ਼ਕਤੀ ਦਾ ਰੂਪ ਧਾਰਦਾ ਹੈ, ਪੈਦਾਵਾਰ 


ਦੇ ਅਮਲ ਦੌਰਾਨ ਕਦਰ ਵਿੱਚ ਮਿਕਦਾਰੀ ਤਬਦੀਲੀ 
ਵਿੱਚੋਂ ਲੰਘਦਾ ਹੈ। ਇਹ ਆਪਣੀ ਮੂਲ ਕਦਰ ਦੇ 
ਬਰਾਬਰ ਕਦਰ, ਅਤੇ ਨਾਲ ਹੀ ਵਾਧੂ, ਵਾਫਰ ਕਦਰ 
ਪੈਦਾ ਕਰਦਾ ਹੈ, ਜਿਹੜੀ ਖੁਦ ਹਾਲਤਾਂ ਅਨੁਸਾਰ 
ਘੱਟ-ਵੱਧ ਹੋ ਸਕਦੀ ਹੈ। ਸਰਮਾਏ ਦਾ ਇਹ ਹਿੱਸਾ 
ਜਿਹੜਾ ਲਗਾਤਾਰ ਆਪਣੇ ਸਥਿਰ ਮਾਪ ਤੋਂ ਬਦਲਵੇਂ 
ਮਾਪ ਵਿੱਚ ਤਬਦੀਲ ਹੁੰਦਾ ਰਹਿੰਦਾ ਹੈ। ਇਸ ਲਈ 
ਮੈਂ ਇਸਨੂੰ ਸਰਮਾਏ ਦਾ ਬਦਲਵਾਂ ਹਿੱਸਾ, ਜਾਂ ਸੈਖੇਪ 
ਵਿੱਚ ਬਦਲਵਾਂ ਸਰਮਾਇਆ ਕਹਿੰਦਾ ਹਾਂ। 
(ਸਰਮਾਇਆ, ਸੈੱਚੀ 1, ਸਫਾ 209) 
ਇਹ ਕਿਰਤ-ਸ਼ਕਤੀ ਦੀ ਵਰਤੋ ਹੈ ਜਿਸ ਨਾਲ 
ਸਰਮਾਏਦਾਰ ਆਪਣੇ ਸਰਮਾਏ ਨੂੰ ਵਧਾਉਂਦਾ ਹੈ; ਇਹ ਕਿਰਤ- 
ਸ਼ਕਤੀ ਹੈ ਜਿਸਨੂੰ ਵੇਚ ਕੇ ਉਜਰਤੀ-ਕਿਰਤੀ ਜਿਊਂਦਾ ਰਹਿੰਦਾ 
ਹੈ। ਉਜਰਤੀ-ਕਿਰਤ ਤੋਂ ਬਿਨਾਂ ਕੋਈ ਸਰਮਾਇਆ ਨਹੀਂ ਹੋ 
ਸਕਦਾ; ਸਰਮਾਏ ਬਿਨਾਂ ਕੋਈ ਉਜਰਤੀ-ਕਿਰਤ ਨਹੀਂ ਹੋ ਸਕਦੀ: 
ਇਸ ਤਰ੍ਹਾਂ, ਸਰਮਾਇਆ ਉਜਰਤੀ ਕਿਰਤ 
ਨੂੰ ਪਹਿਲੋਂ ਮਿਥ ਲੈਂਦਾ ਹੈ, ਅਤੇ ਉਜਰਤੀ-ਕਿਰਤ 
ਸਰਮਾਏ ਨੂੰ । ਉਹ ਇੱਕ ਦੂਜੇ ਦੀ ਹੋਂਦ ਤੈਅ ਕਰਦੇ 
ਹਨ; ਉਹ ਇੱਕ-ਦੂਜੇ ਨੂੰ ਸਾਹਮਣੇ ਲੈ ਕੇ ਆਉਂਦੇ 
ਹਨ ।(ਮਾਰਕਸ-ਏਂਗਲਜ ਚੋਣਵੀਆਂ ਲਿਖਤਾਂ, ਸੈਂਚੀ 
1, ਸਫਾ 162) 
ਸਰਮਾਏ ਅਤੇ ਕਿਰਤ ਦੀ ਇਹ ਆਪਸੀ ਨਿਰਭਰਤਾ 
ਦੁਸ਼ਮਣਾਨਾ ਵਿਰੋਧੀਆਂ ਦਾ ਏਕਾ ਹੈ। 
ਸਰਮਾਏਦਾਰ ਮਜਦੂਰਾਂ ਉਹਨਾਂ ਦੀ ਲੁੱਟ ਬਦਲੇ 
ਜਿਹੜੀ ਕੀਮਤ ਅਦਾ ਕਰਦਾ ਹੈ, ਉਹ ਉਸ ਦੁਆਰਾ ਉਹਨਾਂ 
ਦੀ ਪਹਿਲੋਂ ਕੀਤੀ ਹੋਈ ਲੁੱਟ ਰਾਹੀਂ ਜਮ੍ਹਾਂ ਕੀਤੀ ਵਾਫਰ ਕਦਰ 
ਵਿੱਚੋਂ ਕੀਤੀ ਜਾਂਦੀ ਹੈ।ਮਰ ਚੁੱਕੀ ਕਿਰਤ ਜਿਊਂਦੀ ਕਿਰਤ ਨੂੰ 
ਲੁੱਟਣ ਲਈ ਵਰਤੀ ਜਾਂਦੀ ਹੈ। ਉਸੇ ਤਰ੍ਹਾਂ, ਜਿਉਂਦੀ ਕਿਰਤ 
ਭਵਿੱਖ ਦੀ ਲੁੱਟ ਲਈ ਮਰੀ ਹੋਈ ਕਿਰਤ ਬਣ ਜਾਂਦੀ ਹੈ: 
ਇਹ ਬੀਤੇ ਦੀ ਜਮ੍ਹਾਂ ਹੋਈ , ਮੂਰਤ ਰੂਪ ਧਾਰ 
ਹਕੂਮਤ ਹੈ ਜਿਹੜੀ ਜਜ੍ਹਾਂ ਹੋਈ ਕਿਰਤ ਨੂੰ ਸਰਮਾਏ 
ਵਿੱਚ ਬਦਲਦੀ ਹੈ। ਸਰਮਾਇਆ ਜਿਉਂਦੀ ਕਿਰਤ 
ਲਈ ਪੈਦਾਵਾਰ ਦੇ ਸਾਧਨ ਦੇ ਰੂਪ ਵਿੱਚ ਕੈਮ ਆਉਂਦੀ 
ਜਮ੍ਹਾਂ ਕਿਰਤ ਨਹੀਂ ਹੈ। ਇਹ ਜਮ੍ਹਾਂ ਕਿਰਤ ਦੀ ਸੇਵਾ 
ਕਰਦੀ ਉਹ ਜਿਉਂਦੀ ਕਿਰਤ ਹੈ ਜਿਹੜੀ ਜਮ੍ਹਾਂ ਹੋਈ 
ਕਿਰਤ ਦੀ ਕਦਰ ਬਣਾਈ ਰੱਖਣ ਤੇ ਵਧਾਉਣ ਦਾ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ 


5।। 58000 0800 5॥101। 0 ੬00੧ 


੨ ਨਵੰਬਰ 2013 ੨ 37 


੧3101੧੧15006001ਗ1.60।। 


ਸਾਧਨ ਹੈ ।(ਮਾਰਕਸ-ਏਂਗਲਜ ਚੋਣਵੀਆਂ ਲਿਖਤਾਂ, 
ਸੈਂਚੀ 1, ਸਫਾ 161) 
ਕੀ ਕਾਟਨ ਫੈਕਟਰੀ ਵਿੱਚ ਕੰਮ ਕਰਦਾ 
ਮਜਦੂਰ ਬਸ ਸੂਤੀ ਕੱਪੜਾ ਬਣਾਉਂਦਾ ਹੈ ? ਨਹੀਂ, 
ਉਹ ਸਰਮਾਇਆ ਪੈਦਾ ਕਰਦਾ ਹੈ। ਉਹ ਉਹਨਾਂ 
ਕਦਰਾਂ ਨੂੰ ਪੈਦਾ ਕਰਦਾ ਹੈ ਜਿਹੜੀਆਂ ਉਸ ਦੀ ਕਿਰਤ 
ਨੂੰ ਨਿਯੋਤ੍੍‌ਿਤ ਕਰਨ ਤੇ ਇਸ ਦੀ ਵਰਤੋਂ ਕਰਕੇ 
ਨਵੀਂਆਂ ਕਦਰਾਂ ਪੈਦਾ ਕਰਨ ਦਾ ਜ਼ਰੀਆ ਬਣਦੀਆਂ 
ਹਨ। ਸਰਮਾਇਆ ਸਿਰਫ ਖੁਦ ਨੂੰ ਕਿਰਤ-ਸ਼ਕਤੀ 
ਨਾਲ ਵਟਾਂਦਰੇ 'ਚ ਪਾਕੇ ਹੀ, ਕਿਰਤ-ਸ਼ਕਤੀ ਨੂੰ 
ਜ਼ਿੰਦਾ ਰੱਖ ਕੇ ਹੀ ਵਧਾ ਸਕਦਾ ਹੈ।ਉਜਰਤੀ-ਕਿਰਤੀ 
ਦੀ ਕਿਰਤ-ਸ਼ਕਤੀ ਸਰਮਾਏ ਨਾਲ ਉਸ ਤਾਕਤ ਨੂੰ 
ਮਜਬੂਤ ਬਣਾ ਕੇ ਜੋ ਇਸਨੂੰ ਗੁਲਾਮ ਬਣਾਈ ਰੱਖਦੀ 
ਹੈ, ਵਟਾਈ ਜਾ ਸਕਦੀ ਹੈ। (ਮਾਰਕਸ-ਏਂਗਲਜ 
ਚੋਣਵੀਆਂ ਲਿਖਤਾਂ, ਸੈਂਚੀ 1, ਸਫਾ 162) 
ਸਰਮਾਏ ਅਤੇ ਕਿਰਤ ਦੀ ਇਹ ਵਿਰੋਧਤਾਈ 
ਸਰਮਾਏਦਾਰਾ ਪੈਦਾਵਾਰ ਦੀ ਚਾਲਕ ਸ਼ਕਤੀ ਹੈ। 
ਸਾਰ ਵਿੱਚ, ਆਉ ਅਸੀਂ ਆਪਣੀ ਦਲੀਲ ਫਿਰ ਤੋਂ 
ਦੁਹਰਾਈਏ । 
ਆਰੈਭ ਵਿੱਚ, ਪੈਦਾਕਾਰ ਆਪਣੀ ਵਾਫਰ ਉਪਜ ਨੂੰ 
ਮੋਡੀ ਵਿੱਚ ਲੈ ਗਿਆ ਅਤੇ ਇਸਨੂੰ ਇੱਕ ਹੋਰ ਜਿਣਸ ਜਿਸ ਦੀ 
ਉਸਨੂੰ ਜਰੂਰਤ ਸੀ, ਨਾਲ ਵਟਾ ਲਿਆ। ਇਹ ਬਰਾਬਰ ਤੋਲਾਂ 
ਦਾ ਵਟਾਂਦਰਾ ਸੀ। ਬਾਅਦ ਵਿੱਚ, ਇੱਕ ਗੈਰ-ਪੈਦਾਕਾਰ ਭਾਵ 
ਵਪਾਰੀ ਵਟਾਂਦਰੇ ਦੇ ਅਮਲ ਵਿੱਚ ਆ ਵੜਿਆ ਤਾਂ ਕਿ ਉਹ 
ਪੈਦਾਕਾਰਾਂ ਤੋਂ ਉਹਨਾਂ ਦੁਆਰਾ ਪੈਦਾ ਕੀਤੀ ਕਦਰ ਦਾ ਕੁਝ 
ਹਿੱਸਾ ਹੜੱਪ ਸਕੇ ।ਉਸਦਾ ਉਦੇਸ਼ ਬਰਾਬਰ ਤੋਲਾਂ ਦਾ ਵਟਾਂਦਰਾ 
ਨਹੀਂ ਸੀ, ਸਗੋਂ ਵਾਫਰ ਕਦਰ ਜਮ੍ਹਾਂ ਕਰਨਾ ਸੀ। ਇਹ ਇੱਕ 
ਨਵਾਂ ਕਾਰਕ ਸੀ ਜਿਸਨੇ ਪੈਦਾਵਾਰ ਵਿੱਚ ਇਨਕਲਾਬ ਲੈ ਆਂਦਾ। 
ਆਖਰ ਜਦੋਂ ਕਿਰਤ-ਸ਼ਕਤੀ ਖੁਦ ਹੀ ਇੱਕ ਜਿਣਸ ਬਣ ਚੱਕੀ 
ਹੈ, ਵਾਫਰ ਕਦਰ ਪੈਦਾਵਾਰ ਦੇ ਅਸਲ ਅਮਲ ਵਿੱਚ ਹੀ ਹੜੱਪੀ 
ਜਾਣ ਲੱਗੀ ਹੈ। ਸਰਮਾਏਦਾਰ ਅਤੇ ਮਜਦੂਰ ਵਿਚਾਲੇ ਹੰਦਾ 
ਵਟਾਂਦਰਾ ਕਹਿਣ ਨੂੰ ਅਜੇ ਵੀ ਬਰਾਬਰ ਤੋਲਾਂ ਦਾ ਵਟਾਂਦਰਾ ਹੈ 
ਕਿਉਂਕਿ ਉਹ ਮੋਡੀ ਵਿੱਚ ਬਰਾਬਰ ਦੇ ਹੋ ਕੇ ਮਿਲਦੇ ਹਨ, ਪਰ 
ਇਹ ਹੁਣ ਮਹਿਜ ਇੱਕ ਭੁਲਾਂਦਰਾ ਹੈ: 
ਨਮਿੱਤਣ ਦੇ, ਜਾਂ ਕਿਹਾ ਜਾਵੇ ਨਿੱਜੀ 
ਜਾਇਦਾਦ ਦੇ ਨਿਯਮ - ਉਹ ਨਿਯਮ ਜਿਹੜੇ 
ਜਿਣਸਾਂ ਦੀ ਪੈਦਾਵਾਰ ਤੇ ਪ੍ਚਲਣ ਉੱਤੇ ਅਧਾਰਤ 
ਹਨ - ਆਪਣੇ ਅਦਰ ਮੌਜੂਦ ਤੇ ਅਟੱਲ ਦਵੇਦ ਦੇ 
ਰਾਹੀਂ ਆਪਣੇ ਬਿਲਕੁਲ ਉਲਟ ਵਿੱਚ ਬਦਲ ਗਏ 
ਹਨ । ਬਰਾਬਰ ਤੋਲਾਂ ਦਾ ਵਟਾਂਦਰਾ, ਜਿਸ ਨਾਲ ਅਸੀਂ 
ਸ਼ੁਰੂਆਤ ਕੀਤੀ ਸੀ, ਹੁਣ ਇਸ ਤਰ੍ਹਾਂ ਉਲਟ ਗਿਆ 
ਹੈ ਕਿ ਵਟਾਂਦਰੇ ਦਾ ਸਿਰਫ ਭੁਲਾਂਦਰਾ ਹੀ ਰਹਿ ਗਿਆ 
ਹੈ। ਅਜਿਹਾ ਪਹਿਲੀ ਥਾਵੇਂ ਇਸ ਕਰਕੇ ਹੈ ਕਿ 


ਸਰਮਾਇਆ ਜਿਹੜਾ ਕਿਰਤ-ਸ਼ਕਤੀ ਨਾਲ 
ਵਟਾਇਆ ਜਾਂਦਾ ਹੈ, ਖੁਦ ਹੀ ਦੂਜਿਆਂ ਦੀ ਕਿਰਤ 
ਹੈ ਜਿਸਨੂੰ ਬਿਨਾਂ ਅਦਾਇਗੀ ਦੇ ਹੜੱਪ ਲਿਆ ਗਿਆ 
ਸੀ, ਅਤੇ ਦੂਜੀ ਥਾਵੇਂ, ਇਸ ਕਰਕੇ ਕਿ ਸਰਮਾਇਆ 
ਆਪਣੇ ਪੈਦਾਕਾਰ ਦੁਆਰਾ ਨਾ ਸਿਰਫ ਮੁੜ-ਪੈਦਾ 
ਕੀਤਾ ਜਾਣਾ ਚਾਹੀਦਾ ਹੈ, ਸਗੋਂ ਇਸ ਵਿੱਚ ਵਾਫਰ 
ਜੋੜ ਕੇ ਮੁੜ-ਪੈਦਾ ਕੀਤਾ ਜਾਣਾ ਚਾਹੀਦਾ ਹੈ। 
ਸਰਮਾਏਦਾਰ ਅਤੇ ਕਿਰਤੀ ਵਿਚਾਲੇ ਸਬੈਧ ਪ੍ਚਲਣ 
ਦਾ ਸਿਰਫ ਬਾਹਰੀ ਖੋਲ , ਸਿਰਫ ਰੂਪ ਰਹਿ ਜਾਂਦਾ ਹੈ, 
ਵਟਾਂਦਰੇ ਦੇ ਅਸਲ ਖਾਸੇ ਤੋਂ ਓਪਰਾ ਹੁੰਦਾ ਹੈ ਅਤੇ 
ਇਸ ਉੱਤੇ ਰਹੱਸ ਦਾ ਪਰਦਾ ਪਾਉਣ ਕੈਮ ਹੀਂ ਕਰਦਾ 
ਹੈ। ਕਿਰਤ-ਸ਼ਕਤੀ ਦੀ ਵਾਰ-ਵਾਰ ਹੋਣ ਵਾਲੀ 
ਖਰੀਦ-ਵੇਚ ਸਿਰਫ ਰੂਪ ਹੈ । ਜੋ ਅਸਲ ਵਿੱਚ ਵਾਪਰਦਾ 
ਹੈ ਉਹ ਇਹ ਹੈ - ਸਰਮਾਏਦਾਰ ਦੂਜਿਆਂ ਦੀ ਮੂਰਤ 
ਰੂਪ ਧਾਰੀ ਕਿਰਤ ਨੂੰ ਬਿਨਾਂ ਅਦਾਇਗੀ ਮੁੜ-ਮੁੜ 
ਹੜੱਪਦਾ ਹੈ, ਅਤੇ ਇਸਨੂੰ ਸਦਾ ਵਧੇਰੇ ਮਿਕਦਾਰ 
ਵਿੱਚ ਜਿਊਂਦੀ ਕਿਰਤ ਨਾਲ਼ ਵਟਾਉਂਦਾ ਹੈ। 
(ਸਰਮਾਇਆ, ਸੈਂਚੀ 1, ਸਫਾ 583; ਹੋਰ ਦੇਖੋ - 
ਮਾਰਕਸ, ਪੂਰਵ-ਸਰਮਾਏਦਾਰਾ ਆਰਥਕ ਬਣਤਰਾਂ, 
ਸਫਾ 114) 
ਇਸ ਲਈ, ਉਜਰਤੀ-ਕਿਰਤੀ ਲਈ ਕਿਰਤ ਉਸਦੀ 
ਜੀਵਨ ਸਰਗਰਮੀ ਨਹੀਂ, ਸਗੋਂ ਉਸਦੀ ਜੀਵਨ ਸਰਗਰਮੀ ਦਾ 
ਨਿਖੇਧ ਹੈ ਕਿਉਂਕਿ ਇਹ ਹੁਣ ਉਸਦੀ ਆਪਣੀ ਨਹੀਂ ਰਹਿੰਦੀ। 
ਉਹ ਆਪਣੀ ਜੀਵਨ ਸਰਗਰਮੀ ਨੂੰ ਵੇਚਦਾ ਹੈ ਤਾਂ ਕਿ ਜਿਉਂਦਾ 
ਰਹਿ ਸਕੇ: 
ਇਸ ਲਈ ਕਿਰਤ-ਸ਼ਕਤੀ ਉਹ ਜਿਣਸ 
ਹੈ ਜਿਹੜੀ ਇਸਦਾ ਮਾਲਕ ਸਰਮਾਏਦਾਰ ਕੋਲ ਵੇਚਦਾ 
ਹੈ। ਉਹ ਇਸਨੂੰ ਕਿਉਂ ਵੇਚਦਾ ਹੈ ? ਤਾਂ ਕਿ ਜ਼ਿੰਦਾ 
ਰਹਿ ਸਕੇ । 
ਪ੍ਰਤੂ, ਕਿਰਤ-ਸ਼ਕਤੀ ਦੀ ਵਰਤੋਂ ਭਾਵ 
ਕਿਰਤ ਕਰਨੀ ਮਜਦੂਰ ਦੀ ਜੀਵਨ ਸਰਗਰਮੀ ਹੈ, 
ਉਸਦੇ ਆਪਣੇ ਜੀਵਨ ਦਾ ਪ੍ਰਗਟਾਵਾ ਹੈ ਅਤੇ ਇਹੀ 
ਜੀਵਨ ਸਰਗਰਮੀ ਨੂੰ ਉਹ ਕਿਸੇ ਹੋਰ ਵਿਅਕਤੀ ਕੋਲ 
ਵੇਚ ਦਿੰਦਾ ਹੈ ਤਾਂ ਕਿ ਜਿਉਂਦੇ ਰਹਿਣ ਲਈ ਸਾਧਨ 
ਜੁਟਾ ਸਕੇ । ਇਸ ਤਰ੍ਹਾਂ, ਉਸ ਦੀ ਜੀਵਨ ਸਰਗਰਮੀ 
ਉਸ ਲਈ ਸਿਰਫ ਜਿਉਂਦੇ ਰਹਿਣ ਦਾ ਜ਼ਰੀਆ ਹੈ। 
ਉਹ ਜ਼ਿੰਦਾ ਰਹਿਣ ਲਈ ਕੌਮ ਕਰਦਾ ਹੈ।ਉਹ ਕਿਰਤ 
ਨੂੰ ਆਪਣੇ ਜੀਵਨ ਦਾ ਹਿੱਸਾ ਵੀ ਨਹੀਂ ਸਮਝਦਾ, 
ਸਗੋਂ ਇਹ ਉਸਨੂੰ ਆਪਣੇ ਜੀਵਨ ਦੀ ਕੁਰਬਾਨੀ 
ਲੱਗਦੀ ਹੈ। ਇਹ ਇੱਕ ਜਿਣਸ ਹੈ ਜਿਹੜੀ ਉਹ 
ਕਿਸੇ ਦੂਜੇ ਦੇ ਹਵਾਲੇ ਕਰ ਦਿੰਦਾ ਹੈ। ਇਸ ਲਈ, 
ਉਸਦੀ ਕਿਰਤ ਦੀ ਉਪਜ ਉਸਦੀ ਕਿਰਤ ਦਾ ਉਦੇਸ਼ 
ਨਹੀਂ ਹੈ। ਉਹ ਆਪਣੇ ਲਈ ਜੋ ਪੈਦਾ ਕਰਦਾ ਹੈ ਉਹ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ 


5।। 58000 0800 5॥101। 0 ੬00੧ 


੨ ਨਵੰਬਰ 2013 ੨ 38 


੧3101੧੧150016001ਗ1.60।। 


ਰੇਸ਼ਮ ਨਹੀਂ ਜਿਹੜੀ ਉਹ ਉਣਦਾ ਹੈ, ਉਹ ਸੋਨਾ 
ਨਹੀਂ ਜਿਹੜਾ ਉਹ ਖਾਣਾਂ ਵਿੱਚੋਂ ਕੱਢਦਾ ਹੈ, ਉਹ 
ਮਹੱਲ ਨਹੀਂ ਜੋ ਉਹ ਖੜੇ ਕਰਦਾ ਹੈ। ਰੇਸ਼ਮ, ਸੋਨਾ, 
ਮਹੱਲ ਉਸ ਲਈ ਜਿਊਂਦੇ ਰਹਿਣ ਦੇ ਸਾਧਨਾਂ - 
ਸ਼ਾਇਦ ਇੱਕ ਸੂਤੀ ਜਾਕਟ, ਕੁਝ ਤਾਂਬੇ ਦੇ ਸਿੱਕੇ, 
ਅਤੇ ਇੱਕ ਰਹਿਣ ਲਈ ਚਕੋਰ ਕਮਰਾ - ਵਿੱਚ ਵਟ 
ਜਾਂਦੇ ਹਨ। (ਸਰਮਾਇਆ, ਸੈਂਚੀ 1, ਸਫਾ 153; 
ਹੋਰ ਦੇਖੋ - ਮਾਰਕਸ, ਆਰਥਕ ਤੇ ਫਲਸਫਾਨਾ 
ਹੱਥਲਿਖਤਾਂ , ਸਫਾ 72) 
ਸਰਮਾਏਦਾਰਾ ਲੁੱਟ ਦੀ ਤੀਬਰਤਾ ਉਸ ਨਿਸਬਤ `ਤੇ 
ਨਿਰਭਰ ਕਰਦੀ ਹੈ ਜਿਸ ਨਿਸਬਤ ਵਿੱਚ ਮਜਦੂਰ ਇਸਦਾ ਵਿਰੋਧ 
ਕਰਦੇ ਹਨ, ਪ੍ਰੰਤੂ ਇਸਦਾ ਇਸਦਾ ਖਾਸਾ ਅਬਦਲ ਰਹਿੰਦਾ ਹੈ, 
ਉਹਨਾਂ ਹਾਲਤਾਂ ਨੂੰ ਪਹਿਲਾਂ ਨਾਲੋਂ ਵੀ ਵਡੇਰੀ ਪੱਧਰ 'ਤੇ ਕਰਦੇ 
ਵੱਧ ਜਾਂ ਘੱਟ ਅਨੁਕੂਲ ਹਾਲਤਾਂ ਜਿਹਨਾਂ 
ਵਿੱਚ ਉਜਰਤੀ-ਕਿਰਤੀ ਜਮਾਤ ਜਿਉਂਦੀ ਅਤੇ 
ਵਧਦੀ ਹੈ, ਕਿਸੇ ਵੀ ਤਰ੍ਹਾਂ ਨਾਲ ਸਰਮਾਏਦਾਰਾ 
ਪੈਦਾਵਾਰ ਦੇ ਖਾਸੇ ਨੂੰ ਨਹੀਂ ਬਦਲਦੀਆਂ। ਜਿਵੇਂ 
ਸਧਾਰਨ ਪੈਦਾਵਾਰ ਨਿਰੈਤਰ ਸਰਮਾਇਆ-ਸਬੈਧ ਭਾਵ 
ਇੱਕ ਹੱਥ ਸਰਮਾਏਦਾਰ ਤੇ ਦੂਜੇ ਹੱਥ ਉਜਰਤੀ- 
ਕਿਰਤੀ ਵਿਚਾਲੇ ਸਬੈਧ ਮੁੜ-ਪੈਦਾ ਕਰਦੀ ਜਾਂਦੀ 
ਹੈ, ਉਸੇ ਤਰ੍ਹਾਂ ਵਿਸਤਿਤ ਪੈਦਾਵਾਰ ਭਾਵ 
ਇਕੱਤਰੀਕਰਨ ਸਰਮਾਇਆ-ਸਬੋਧ ਵਿਸਤ੍ਰਿਤ 
ਪੈਮਾਨੇ ਉੱਤੇ ਮੁੜ-ਪੈਦਾ ਕਰਦੀ ਹੈ, ਇੱਕ ਸਿਰੇ ਉੱਤੇ 
ਵਧੇਰੇ ਸਰਮਾਏਦਾਰ, ਜਾਂ ਵੱਡੇ ਸਰਮਾਏਦਾਰ ਅਤੇ 
ਦੂਜੇ ਸਿਰੇ 'ਤੇ , ਉਸੇ ਪੈਮਾਨੇ ਉੱਤੇ ਉਜਰਤੀ-ਕਿਰਤੀ। 
ਕਿਰਤ-ਸ਼ਕਤੀ ਵੱਡੇ ਪੱਧਰ ਉੱਤੇ ਮੁੜ-ਪੈਦਾਵਾਰ 
ਜਿਹੜੀ ਲਾਜਮੀ ਤੌਰ 'ਤੇ ਸਰਮਾਏ ਵਿੱਚ ਜੁੜੇ ਤਾਂ 
ਕਿ ਸਰਮਾਏ ਦਾ ਵਾਧਾ ਹੁੰਦਾ ਰਹੇ, ਜਿਹੜੀ ਸਰਮਾਏ 
ਤੋਂ ਅਜ਼ਾਦ ਨਹੀਂ ਹੋ ਸਕਦੀ , ਅਤੇ ਜਿਸ ਦੀ ਸਰਮਾਏ 
ਅੱਗੇ ਅਧੀਨਗੀ ਵੱਖੋ-ਵੱਖਰੇ ਸਰਮਾਏਦਾਰਾਂ ਜਿਹਨਾਂ 
ਕੌਲ ਇਹ ਖੁਦ ਨੂੰ ਵੇਚਦੀ ਹੈ, ਵੱਲੋਂ ਛੁਪਾਈ ਜਾਂਦੀ 
ਹੈ - ਕਿਰਤ-ਸ਼ਕਤੀ ਦੀ ਇਹ ਮੁੜ-ਪੈਦਾਵਾਰ 
ਸਰਮਾਏ ਦੀ ਮੁੜ-ਪੈਦਾਵਾਰ ਦਾ ਅਸਲ ਵਿੱਚ ਮੂਲ 
ਤੱਤ ਹੈ। ਇਸ ਤਰ੍ਹਾਂ ਸਰਮਾਏ ਦਾ ਇਕੱਤਰੀਕਰਨ 
ਪ੍ਰੋਲੇਤਾਰੀ ਵਿੱਚ ਵਾਧਾ ਹੈ ।(ਸਰਮਾਇਆ, ਸੈੱਚੀ 1 , 
ਸਫਾ 613) 
ਸਿੱਟੇ ਵਜੋ', ਸਰਮਾਏ ਅਤੇ ਕਿਰਤ ਵਿਚਾਲੇ 
ਵਿਰੋਧਤਾਈ ਖੁਦ ਨੂੰ ਆਧੁਨਿਕ ਸਮਾਜ ਦੀਆਂ ਦੋ ਆਹਮੋ- 
ਸਾਹਮਣੇ ਖੜੀਆਂ ਜਮਾਤਾਂ - ਬੁਰਜੂਆਜ਼ੀ ਜਾਂ ਸਰਮਾਏਦਾਰ 
ਜਮਾਤ, ਅਤੇ ਪ੍ਰਲੇਤਾਰੀ - ਵਿਚਕਾਰ ਸਿਆਸੀ ਸੈਘਰਸ਼ ਦੇ 
ਰੂਪ ਵਿੱਚ ਪ੍ਰਗਟਾਉਂਦੀ ਹੈ । 


(ਪੰਨਾ 18 ਦਾ ਬਾਕੀ ਹਿੱਸਾ) 
ਵਿੱਚ ਸਮੂਹਿਕ ਬਲਾਤਕਾਰ ਦੀ ਘਟਨਾ, ਸਮੂਹਿਕ ਕਬਰਾਂ, ਉੱਤਰ- 
ਪਿਡਾਂ ਦਾ ਸਮੂਹਿਕ ਕਤਲੇਆਮ, ਅਜ਼ਾਦ ਅਤੇ ਹੇਮਚਦਰ ਵਰਗੇ 
ਲੋਕਾਂ ਦੇ ਫਰਜ਼ੀ ਮੁਕਾਬਲੇ; ਇਹ ਹਰ ਪਾਸੇ ਜਾਰੀ ਹਨ। ਖੁਦ 
ਪੁਲਿਸ ਅਤੇ ਖ਼ਫੀਆ ਵਿਭਾਗ ਦੇ ਲੋਕਾਂ ਦੁਆਰਾ ਇਸਦੇ ਲੋਕ- 
ਵਿਰੋਧੀ ਅਤੇ ਫਿਰਕੂ ਕਿਰਦਾਰ ਦੇ ਬਾਰੇ ਕਈ ਵਾਰ ਕਿਹਾ ਗਿਆ 
ਹੈ। ਮੀਡੀਆ ਦੁਆਰਾ ਇਸ਼ਰਤ ਮਾਮਲੇ ਨੂੰ ਜਿਸ ਸਨਸਨੀ ਨਾਲ 
ਪੇਸ਼ ਕੀਤਾ ਜਾ ਰਿਹਾ ਹੈ, ਉਸ ਵਿੱਚ ਇਹ ਲੋਕ-ਵਿਰੋਧੀ, ਇਸ 
ਗੈਰ-ਬਰਾਬਰੀ ਵਾਲੇ ਸਮਾਜ ਵਿੱਚ ਸਰਮਾਏਦਰੀ ਸੱਤਾ, ਸਿਆਸਤ, 


ਨਿਯਮ ਦੇ ਰੂਪ ਵਿੱਚ ਨਹੀਂ ਸਗੋਂ ਕੁਝ ਲੋਕਾਂ ਦੀਆਂ ਗ਼ਲਤੀਆਂ 
ਅਤੇ ਭਟਕਾਵਾਂ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ, ਜੋ ਸੱਤਾ ਨੂੰ 
ਕੁਝ ਘਾਟਾਂ ਸਮੇਤ ਜਾਇਜ਼ ਠਹਿਰਾਉਣ ਦਾ ਕੈਮ ਕਰਦਾ ਹੈ। 
ਅਜਮਲ ਕਸਾਬ ਮਾਮਲੇ ਵਿੱਚ “ਨਿਆਂ ਤੱਕ ਮਨੁੱਖੀ ਪਹੈਚ” 
ਦਾ ਸਵਾਂਗ ਰਚਦਾ ਭਾਰਤੀ ਰਾਜ ਇਸ਼ਰਤ ਅਤੇ ਉਸਦੇ ਨਾਲ 
ਮਾਰੇ ਗਏ ਲੋਕਾਂ ਨੂੰ ਨਿਆਂ ਤੋਂ ਵਾਂਝਾ ਰੱਖਦਾ ਹੈ। ਕੀ ਇਸ਼ਰਤ ਨੂੰ 
ਨਿਆਂ ਲਈ ਆਪਣਾ ਪੱਖ ਰੱਖਣ ਦਾ ਹੱਕ ਸੀ ? ਭਾਰਤ ਦੀ 
ਵਰਤਮਾਨ ਪੀੜ੍ਹੀ ਦੇ ਸਾਹਮਣੇ ਇਹ ਸਵਾਲ ਇੱਕ ਵੱਡੇ ਖ਼ਤਰੇ ਦੇ 
ਰੂਪ ਵਿੱਚ ਮੌਜੂਦ ਹੈ । 

ਨੇ ਸਮਾਜ ਦਾ ਜੋ ਖ਼ਾਕਾ ਪੇਸ਼ ਕੀਤਾ ਹੈ ਉਹ ਬਹੁਤ ਹੀ ਭਿਅਕਰ 
ਹੈ।ਇੱਕ ਪਾਸੇ ਧਰਮ, ਖੇਤਰ ਅਤੇ ਸਭ ਤੋਂ ਵੱਧ ਜਮਾਤ ਅਧਾਰਿਤ 
ਸੈਸਥਾਵਾਂ ਦੇ ਰਾਹੀਂ ਸਮਾਜ ਦੇ ਇੱਕ ਹਿੱਸੇ ਵਿੱਚ “ਵਿਕਾਸ” ਤੇ 
“ਕਨੂੰਨ” ਅਤੇ “ਵਿਧਾਨਕਤਾ” ਨੂੰ ਇਸ ਤਰ੍ਹਾਂ ਨਾਲ ਸਾਹਮਣੇ 
ਲਿਆਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੈ ਕਿ ਜੋ ਕੁਝ ਉਸਦੀ 
ਪ੍ਰੀਭਾਸ਼ਾ ਦੇ ਘੇਰੇ ਵਿੱਚ ਠੀਕ ਹੈ, ਕੇਵਲ ਉਹੀ ਸੱਚ ਹੈ। ਦੂਜੇ 
ਪਾਸੇ ਟਕਰਾਅ ਅਤੇ ਲੋਕ-ਹੱਕਾਂ ਦੇ ਹਰੇਕ ਘੋਲ ਨੂੰ ਕੁਚਲਣ ਦੇ 
ਲਈ ਉਸਨੂੰ “ਵਿਕਾਸ”, “ਵਿਰੋਧ”, “ਦਹਿਸ਼ਤਗਰਦੀ”, 
“ਅਲਗਾਵਵਾਦ ”, “ਮਾਓਵਾਦ” ਅਤੇ “ਨਕਸਲਵਾਦ” ਨਾਲ 
ਜੋੜ ਦਿੱਤਾ ਜਾਂਦਾ ਹੈ। ਇਹ ਆਮ ਵਸੋਂ ਵਿੱਚ ਹੀ ਨਹੀਂ ਸਗੋਂ 
ਪੜ੍ਹੇ-ਲਿਖੇ ਤਬਕੇ ਤੱਕ ਦੇ ਲਈ ਵੀ ਸੋਚਣ ਦੀ ਹੱਦ ਤੋਂ ਬਾਹਰ 
ਚਲਿਆ ਜਾਂਦਾ ਹੈ ਕਿ ਵਿਕਾਸ ਦਾ ਇਨਕਲਾਬੀ ਅਤੇ ਲੋਕ- 
ਪੱਖੀ ਰੂਪ ਵੀ ਹੋ ਸਕਦਾ ਹੈ । ਜਿਸ ਨੂੰ ਦਹਿਸ਼ਤਗਰਦੀ ਕਿਹਾ ਜਾ 
ਰਿਹਾ ਹੈ ਉਹ ਰਾਜ ਦੀ ਦਹਿਸ਼ਤਗਰਦੀ ਦੀ ਪੈਦਾਵਾਰ ਹੈ; ਜਿਸਨੂੰ 
ਅਲਗਾਵ ਕਿਹਾ ਜਾ ਰਿਹਾ ਹੈ ਉਹ ਗਲਬਾਵਾਦ, ਲੁੱਟ ਅਤੇ 
ਔਤਿਆਚਾਰ ਵਿਰੁੱਧ ਘੋਲ ਹੋ ਸਕਦਾ ਹੈ। ਇਹ ਸਾਰੇ ਸਵਾਲ 
ਬੇਹੱਦ ਸੈਵੇਦਨਸ਼ੀਲਤਾ ਨਾਲ ਉਸ ਵਸੋਂ ਦੇ ਸਾਹਮਣੇ ਖੜੇ ਹਨ ਜੋ 
ਆਪਣੇ ਭਵਿੱਖ ਦੇ ਸੁਪਨਿਆਂ ਨੂੰ ਸਿਝਣ ਵਿੱਚ ਰੌਝੀ ਹੋਈ ਹੈ 
ਅਤੇ ਉਹਨਾਂ ਸਾਹਮਣੇ ਵੀ ਜੋ ਦੋ ਵੇਲੇ ਦੀ ਰੋਟੀ ਦੇ ਲਈ ਹੱਡ 
ਗਾਲ ਰਹੀ ਹੈ।੪ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ 


5।। 58000 0800 5॥101। 0 ੬00੧ 


੨ ਨਵੰਬਰ 2013 ੨ 39 


੧3101੧੧150016001ਗ1.60।। 


ਪੂਜਵ- ਗਹਮਾਏਦਾਹਾ [111 ਗਿ 


# ਜਾਰਜ ਥਾਨ 


1. ਕਬੀਲੇ ਤੋਂ ਰਾਜ ਵੱਲ 

ਮਨੁੱਖ ਨੂੰ ਦੂਜੇ ਜੀਵਾਂ ਦੀ ਦੁਨੀਆਂ ਤੋਂ ਅਲੱਗ ਹੋਇਆਂ ਲਗਭਗ ਵੀਹ ਲੱਖ ਸਾਲ ਹੋ ਚੁੱਕੇ ਹਨ; ਪਰ ਮੁੱਢਲੀਆਂ ਸੱਭਿਅਤਾਵਾਂ ਵੀ ਛੇ 
ਹਜ਼ਾਰ ਸਾਲ ਤੋਂ ਵੱਧ ਪੁਰਾਣੀਆਂ ਨਹੀਂ ਹਨ । ਇਸ ਤਰ੍ਹਾਂ ਜਮਾਤੀ ਸਮਾਜ ਦਾ ਪੜਾਅ ਜਿਸਦਾ ਔਤ ਪਹਿਲਾਂ ਹੀ ਨੇੜੇ ਦਿਖਾਈ ਦੇ ਰਿਹਾ ਹੈ, ਮਨੁੱਖ ਦੇ 
ਸਮੁੱਚੇ ਇਤਿਹਾਸ ਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ। ਇਸ ਤੋ ਪਹਿਲਾਂ ਦੇ ਕਾਲ ਵਿੱਚ, ਬਸ ਇਸਦੇ ਆਖਰੀ ਹਿੱਸੇ ਨੂੰ ਛੱਡ ਕੇ, ਉਹ ਛੋਟੇ-ਛੋਟੇ, 
ਨਿੱਖੜੇ ਹੋਏ, ਘਮਤੂ ਸਮੂਹਾਂ ਵਿੱਚ ਰਹਿੰਦਾ ਸੀ, ਕਿਰਤ ਦੀ ਕੋਈ ਸਮਾਜਿਕ ਵੰਡ ਤੋਂ' ਬਿਨਾਂ, ਤੇ ਕੇਵਲ ਮੁੱਢਲੇ ਅਨਘੜ ਸੰਦਾਂ ਦੀ ਵਰਤੋਂ ਕਰਕੇ ਉਹ 
“ਸਿਰਫ ਵਰਤੋਂ ਲਈ” ਪੈਦਾ ਕਰਦਾ ਸੀ, ਅਤੇ ਸਮਾਜਿਕ ਬਣਤਰ ਅਜੇ ਵੀ ਕੁਦਰਤੀ ਸਬੈਧਾਂ ਉੱਤੇ ਅਧਾਰਿਤ ਸੀ। 

ਸਮਾਜ ਦੀ ਕਬਾਇਲੀ ਬਣਤਰ ਖੂਨ ਦੇ ਰਿਸ਼ਤੇ 'ਤੇ ਟਿਕੀ ਹੋਈ ਸੀ ਜਿਹੜੀ ਮਾਤਾ ਦੇ ਮਾਧਿਅਮ ਨਾਲ ਚਲਦੀ ਸੀ । ਹਰੇਕ ਕਬੀਲਾ (1110੦) 
ਦੋ ਹਿੱਸਿਆਂ 'ਚ ਵੰਡਿਆ ਹੰਦਾ ਸੀ, ਤੇ ਹਰੇਕ ਹਿੱਸਾ ਦੋ ਜਾਂ ਦੋ ਤੋਂ ਵੱਧ ਟੱਬਰਾਂ (140) ਤੋਂ ਮਿਲ ਕੇ ਬਣਦਾ ਸੀ। ਵੱਖ-ਵੱਖ ਹਿੱਸਿਆਂ ਨਾਲ ਸਬੋਧ 
ਰੱਖਦੇ ਆਦਮੀ ਤੇ ਔਰਤ ਵਿਚਕਾਰ ਹੀ ਲਿੰਗਕ ਰਿਸ਼ਤੇ ਬਣਨ ਦੀ ਆਗਿਆ ਦਿੱਤੀ ਜਾਂਦੀ ਸੀ । ਜਦੋਂ ਵੀ ਕਬੀਲਾ ਪੜਾਅ ਕਰਦਾ, ਤਾਂ ਕਬੀਲਾਈ 
ਬਣਤਰ ਕਬੀਲੇ ਦੇ ਡੇਰਾ ਵਸਾਉਣ ਦੇ ਤਰੀਕੇ ਵਿੱਚ ਦਿਖਾਈ ਦਿੰਦੀ। ਡੇਰਾ ਇੱਕ ਚੱਕਰ ਦੇ ਰੂਪ ਵਿੱਚ ਹੁੰਦਾ, ਜਿਹੜਾ ਅੱਗੇ ਅੱਧ-ਚੱਕਰ ਤੇ ਚੌਥਾਈ- 
ਚੱਕਰ ਵਿੱਚ ਵੈਡਿਆ ਹੌਦਾ, ਹਰੇਕ ਟੱਬਰ ਨੂੰ ਚੌਥਾਈ-ਚੱਕਰ ਹਿੱਸੇ ਵਿੱਚ ਢੁੱਕਵੀਂ ਜਗ੍ਹਾ ਮਿਲਦੀ । ਚਾਰ ਹਿੱਸਿਆਂ ਵਾਲਾ ਇਹੀ ਚੱਕਰ ਬ੍ਰਹਿਮੇਡ ਬਾਰੇ 
ਮੁੱਢਲੇ ਸੈਕਲਪਾਂ ਦਾ ਅਧਾਰ ਬਣਿਆ। 

ਕਬਾਇਲੀ ਸਮਾਜ ਸਾਂਝੀ ਮਾਲਕੀ ਉੱਤੇ ਟਿਕਿਆ ਹੋਇਆ ਸੀ। ਸ਼ੁਰੂਆਤੀ ਪੜਾਵਾਂ ਵਿੱਚ, ਇੰਕਸਮਾਨ ਹਿੱਸੇਦਾਰੀ ਦੇ ਸਿਧਾਂਤ ਨੂੰ ਬਿਨਾਂ ਕਿਸੇ 
ਸਵਾਲ ਦੇ, ਇਕ ਕੁਦਰਤੀ ਜਰੂਰਤ ਵਜੋਂ ਮਾਨਤਾ ਪ੍ਰਾਪਤ ਸੀ । ਬਾਅਦ ਵਿੱਚ ਜਦੋਂ ਟੱਬਰ ਛੋਟੇ ਪਰਿਵਾਰਾਂ (0001;) ਵਿੱਚ ਵਿਘਟਤ ਹੋਣ ਲੱਗਿਆ 
ਤਾਂ ਇਹ ਸਿਧਾਂਤ ਇੱਕ ਸਮਾਜਿਕ ਰਵਾਇਤ ਬਣ ਗਿਆ। ਚਰਾਂਦ ਸਾਂਝੀ ਮਲਕੀਅਤ ਹੁੰਦੀ ਸੀ, ਜਦਕਿ ਖੇਤੀ ਕਰਨ ਵਾਲੀ ਜਮੀਨ ਨੂੰ ਕਈ ਹਿੱਸਿਆਂ 
ਵਿੱਚ ਵੰਡ ਦਿੱਤਾ ਗਿਆ ਅਤੇ ਉਸਦੀ ਸਮੇਂ-ਸਮੇਂ ਇਸ ਤਰੀਕੇ ਨਾਲ ਵੰਡ ਕੀਤੀ ਜਾਂਦੀ ਕਿ ਹਰੇਕ ਪਰਿਵਾਰ ਨੂੰ ਉਸਦੇ ਆਦਮੀਆਂ ਦੀ ਗਿਣਤੀ ਦੇ 
ਹਿਸਾਬ ਨਾਲ ਸਹੀ-ਸਹੀ ਹਿੱਸਾ ਮਿਲਦਾ ਰਹੇ ।“ਹਰੇਕ ਨੂੰ ਉਸਦੀਆਂ ਜਰੂਰਤਾਂ ਦੇ ਹਿਸਾਬ ਨਾਲ਼” ਦੇ ਸਿਧਾਂਤ ਨੂੰ ਮੁੱਢਲੇ ਸਮੇਂ ਵਿੱਚ ਇਸ ਤਰ੍ਹਾਂ ਲਾਗੂ 
ਕੀਤਾ ਗਿਆ। 

ਕਬਾਇਲੀ ਸਮਾਜ ਜਮਹੂਰੀ ਸੀ। ਇੱਕ ਕਬਾਇਲੀ ਕੌਂਸਲ ਹੁੰਦੀ ਸੀ ਜਿਹੜੀ ਟੱਬਰਾਂ ਦੁਆਰਾ ਚੁਣੇ ਗਏ ਟੱਬਰ-ਮੁਖੀਆਂ ਜਾਂ ਟੱਬਰ ਦੇ 
ਵਡੇਰਿਆਂ ਤੋਂ ਮਿਲ ਕੇ ਬਣਦੀ ਸੀ । ਇਹ ਸਾਰੇ ਚੁਣੇ ਹੋਣ ਦੇ ਅਧਾਰ 'ਤੇ ਹੀ ਆਪਣੇ ਅਹੁਦੇ ਉੱਤੇ ਰਹਿ ਸਕਦੇ ਸਨ ਅਤੇ ਵਾਪਸ ਬੁਲਾਏ ਜਾ ਸਕਦੇ ਸਨ। 
ਕੌਂਸਲ ਕਬੀਲੇ ਦੇ ਲੋਕਾਂ , ਔਰਤਾਂ ਤੇ ਮਰਦਾਂ ਦੀ ਹਾਜ਼ਰੀ ਵਿੱਚ ਜੁੜਦੀ ਅਤੇ ਉਹਨਾਂ ਦੀ ਮਨਜ਼ੂਰੀ ਉਸਦੇ ਫੈਸਲਿਆਂ ਲਈ ਲਾਜਮੀ ਹੁੰਦੀ । ਕਿਸੇ ਕਿਸਮ 
ਦੀ ਲੁੱਟ ਦੀ ਹੋਂਦ ਨਾ ਹੋਣ ਕਰਕੇ, ਅਮਨ-ਕਨੂੰਨ ਨੂੰ ਬਣਾਈ ਰੱਖਣ ਦੀ ਜ਼ਿੰਮੇਵਾਰੀ ਵਾਲੀ ਕੁਝ ਵਿਅਕਤੀਆਂ ਦੀ ਕਿਸੇ ਖਾਸ ਸੈਸਥਾ ਦੀ ਲੋੜ ਨਹੀਂ 
ਸੀ। 

ਯੁੱਧਾਂ ਨੇ ਕਬਾਇਲੀ ਸਮਾਜ ਦੇ ਟੁੱਟਣ ਦੀ ਸ਼ਰੂਆਤ ਕੀਤੀ । ਅਬਾਦੀ ਦੇ ਵਾਧੇ ਕਾਰਨ ਅਤਰ-ਕਬੀਲਾਈ ਝਗੜੇ ਖੜੇ ਹੋ ਗਏ ਅਤੇ ਇਹਨਾਂ 
ਕਰਕੇ ਲੁੱਟਮਾਰ ਲਈ ਹਮਲੇ ਹੁੰਦੇ ਰਹਿੰਦੇ ਜਿਹੜੇ ਮੁਖੀਆਂ ਵਿੱਚੋਂ ਕੋਈ ਇੱਕ ਆਪਣੇ ਵਲੰਟੀਅਰਾਂ ਨੂੰ ਨਾਲ ਲੈ ਕੇ ਕਰਦਾ । ਅਜਿਹੇ ਹਮਲਿਆਂ ਸਮੇਂ 
ਹਾਸਲ ਹੋਏ ਲੁੱਟ ਦੇ ਮਾਲ ਨੂੰ ਹਮਲਾ ਕਰਨ ਵਾਲੇ ਆਪਸ ਵਿੱਚ ਵੰਡ ਲੈਂਦੇ, ਅਤੇ ਮੁਖੀਏ ਲਈ ਖਾਸ ਹਿੱਸਾ ਰੱਖਿਆ ਜਾਂਦਾ ਜਿਹੜਾ ਉਸਦੀ ਨਿੱਜੀ 
ਜਾਇਦਾਦ ਬਣ ਜਾਂਦਾ। ਯੁੱਧਾਂ ਦੇ ਹੋਰ ਵਧਣ ਨਾਲ, ਜੇਤੂ ਹਾਰੇ ਹੋਇਆਂ ਦੇ ਮਰਦਾਂ ਨੂੰ ਮਾਰ ਦਿੰਦੇ, ਔਰਤਾਂ ਤੇ ਬੱਚਿਆਂ ਨੂੰ ਗੁਲਾਮ ਬਣਾ ਲੈਂਦੇ ਅਤੇ 
ਉਹਨਾਂ ਦੀ ਜਮੀਨ ਨੂੰ ਆਪਣੇ ਕਬਜ਼ੇ ਹੇਠ ਕਰ ਲੈਂਦੇ । ਗੁਲਾਮਾਂ ਤੇ ਜਮੀਨ ਦੀ ਵੰਡ ਹਮਲਾਵਰ ਆਪੋ-ਵਿੱਚ ਕਰਦੇ ਅਤੇ ਨਾਲ ਹੀ ਮੁਖੀਆਂ ਲਈ ਖਾਸ 
ਲਈ ਖੇਤ-ਗੁਲਾਮਾਂ ਵਜੋਂ ਖੇਤੀ ਕਰਦੇ ।ਉਹ, ਜਿੱਤੀ ਹੋਈ ਜਾਇਦਾਦ ਸਮੇਤ, ਜੇਤੂਆਂ ਦੇ “ਦੂਜੇ ਮਾਲ ਅਸਬਾਬ ਵਾਂਗ ਇੱਕ ਚੀਜ? ਵਜੋਂ ਸਮਝੇ ਜਾਂਦੇ 
(ਮਾਰਕਸ, ਪੂਰਵ-ਸਰਮਾਏਦਾਰਾ ਆਰਥਿਕ ਬਣਤਰਾਂ , ਸਫਾ 91) ਅਤੇ ਇਸ ਲਈ ਪੂਰੇ ਮਨੁੱਖ ਨਹੀਂ ਸਮਝੇ ਜਾਂਦੇ ਸਨ। 

ਸਮਾਂ ਲੰਘ ਕੇ ਆਪਸੀ ਲੜਾਈਆਂ 'ਚ ਉਲਝੇ ਕਬੀਲੇ ਤੇ ਕਬੀਲਿਆਂ ਦੇ ਸੈਘ ਵੱਡੀਆਂ ਸਲਤਨਤਾਂ ਦੇ ਰੂਪ ਵਿੱਚ ਇਕਾੱਠੇ ਹੋ ਗਏ ਜਿਹਨਾਂ 
ਦਾ ਕੰਟਰੋਲ ਮੁਖੀਆਂ ਦੀ ਕੁਲੀਨਸ਼ਾਹੀ ਕੋਲ਼ ਹੁੰਦਾ ਜਿਸਦੇ ਸਿਖਰ ਉੱਤੇ ਇੱਕ ਸਰਵਸੱਤ੍ਰਾਵਾਦੀ ਹਾਕਮ ਹੁੰਦਾ। ਉਸਦਾ ਨਿਵਾਸ-ਸਥਾਨ ਪ੍ਰਸ਼ਾਸ਼ਨਿਕ 
ਕੇਂਦਰ ਬਣ ਗਿਆ। ਸ਼ਹਿਰ ਅਤੇ ਪਿੰਡ ਵਿਚਾਲੇ ਵੰਡ ਪੈਦਾ ਹੋ ਜਾਣ ਨਾਲ ਦਸਤਕਾਰੀਆਂ ਅਤੇ ਖੇਤੀ ਵੱਖ-ਵੱਖ ਹੋ ਗਈਆਂ, ਜਿਸ ਕਰਕੇ ਵਾਫਰ 
ਪੈਦਾਵਾਰ ਹੋਣ ਦੇ ਹੋਰ ਨਵੇਂ ਮੌਕੇ ਪੈਦਾ ਹੋਏ । ਉਸੇ ਸਮੇਂ ਹੀ, ਮਾਂ ਦੇ ਮਾਧਿਅਮ ਰਾਹੀਂ ਚੱਲਣ ਵਾਲੇ ਖੂਨ ਦੇ ਰਿਸ਼ਤਿਆਂ ਦੇ ਅਧਾਰ 'ਤੇ ਟਿਕੇ ਕਬਾਇਲੀ 
ਸਬੈਧ ਵੀ ਕਮਜ਼ੋਰ ਪੈਣ ਲੱਗੇ । ਟੱਬਰ ਦੀ ਥਾਂ ਲੈਣ ਵਾਲੀ ਨਵੀਂ ਇਕਾਈ ਪਿਤਾ-ਪ੍ਰਧਾਨ ਪਰਿਵਾਰ ਸੀ। ਇਹ ਜਮੀਨ ਦੀ ਮਾਲਕੀ ਜਿਹੜੀ ਮਾਲਕੀ ਦੇ 
ਹੋਰ ਸਾਰੇ ਹੱਕਾਂ ਸਮੇਤ ਮਰਦ-ਪ੍ਰਧਾਨਤਾ ਵਾਲੀ ਪੀੜ੍ਹੀ-ਦਰ-ਪੀੜ੍ਹੀ ਚੱਲਣ ਵਾਲੀ ਮਾਲਕੀ ਨਾਲ ਨੇੜਿਓ' ਜੁੜੀ ਹੋਈ ਸੀ । ਪਰਿਵਾਰ ਦੇ ਐਦਰ ਔਰਤ 
ਦੀ ਅਧੀਨਗੀ ਸਮੁੱਚੇ ਸਮਾਜ ਦੇ ਪੈਮਾਨੇ ਉੱਤੇ ਲੱਟ ਦੇ ਵਾਧੇ ਦਾ ਨਤੀਜਾ ਸੀ। 


2. ਪ੍ਰਾਚੀਨ ਸਮਾਜ 
ਪ੍ਰਾਚੀਨ ਸਮਾਜ ਵਿੱਚ ਪੈਦਾਵਾਰੀ ਤਾਕਤਾਂ ਦੇ ਵਿਕਾਸ ਦੀ ਬੁਨਿਆਦ ਧਾਤਸਾਜ਼ੀ ਦੇ ਕੰਮ, ਪਹਿਲਾਂ ਕਾਂਸੀ ਤੇ ਫਿਰ ਲੋਹੇ ਵਿੱਚ, ਦੀ ਲੱਭਤ 
5।। 58000 4800 500। । €0) ੧੧3108।੮॥0੫੧760118.60।। 


ਸੀ। ਧਾਤ ਦੇ ਬਣੇ ਸੈਦਾਂ ਤੋਂ ਬਿਨਾਂ ਵੱਡੇ-ਪੈਮਾਨੇ ਉੱਤੇ ਖੇਤੀ ਕਰਨਾ ਅਸੈਭਵ ਹੋਣਾ ਸੀ। ਕਾਂਸੀ ਦੀ ਧਾਤਸਾਜ਼ੀ ਮਹਿੰਗਾ ਕੌਮ ਸੀ ਜਿਸ ਲਈ ਚੋਖੇ ਧਨ 
ਦੀ ਲੋੜ ਪੈਂਦੀ ਸੀ। ਇਸ ਲਈ ਇਹ ਕੈਮ ਉਹਨਾਂ ਹੀ ਪੁਜਾਰੀਆਂ ਦੀ ਦੇਖ-ਰੇਖ ਹੇਠ ਹੁੰਦਾ ਸੀ ਜਿਹੜੇ ਜਿਵੇਂ ਕਿ ਅਸੀਂ ਪਹਿਲਾਂ ਕਹਿ ਚੁੱਕੇ ਹਾਂ , ਖੇਤੀ ਦੇ 
ਕੈਮ ਦੀ ਨਿਗਰਾਨੀ ਕਰਦੇ ਸਨ । ਇਸ ਪੁਜਾਰੀ ਜਮਾਤ ਦੀ ਤਾਕਤ ਰਾਜੇ ਦੇ ਰੂਪ ਵਿੱਚ ਰੂਪਮਾਨ ਹੁੰਦੀ ਜਿਹੜਾ ਮੁੱਖ ਪੁਜਾਰੀ ਅਤੇ ਯੁੱਧ-ਮੁਖੀਆ ਹੈਦਾ 
ਸੀ, ਅਤੇ ਦੇਵਤੇ ਵਜੋਂ ਪੂਜਿਆ ਜਾਂਦਾ ਸੀ। 

ਮੈਸੋਪੋਟਾਮੀਆ ਅਤੇ ਮਿਸਰ, ਦੋਵੇਂ ਥਾਂਵਾਂ 'ਤੇ, ਕਾਂਸਾ-ਯੁੱਗ ਦੇ ਇਤਿਹਾਸ ਦੇ ਸ਼ੁਰੂਆਤੀ ਕਾਲਾਂ ਵਿੱਚ ਤਕਨੀਕੀ ਲੱਭਤਾਂ ਦਾ ਦਾਇਰਾ 
ਫੈਲਿਆ ਅਤੇ ਜਿਣਸ ਪੈਦਾਵਾਰ ਦਾ ਤੇਜ ਵਿਕਾਸ ਹੋਇਆ; ਪ੍ਰੰਤੂ ਹੋਰ ਅਗੇਰੇ ਸਮਾਜਿਕ ਵਿਕਾਸ ਲਈ ਪੈਦਾ ਹੋਏ ਦਬਾਅ ਦਾ ਸਥਾਪਤ ਹੋ ਚੁੱਕੀ ਹਾਕਮ 
ਜਮਾਤ ਨੇ ਕਾਮਯਾਬੀ ਨਾਲ਼ ਟਾਕਰਾ ਕੀਤਾ, ਅਤੇ ਸਿੱਟੇ ਵਜੋਂ, ਸਿਆਸੀ ਤੇ ਸੱਭਿਆਚਾਰਕ ਠਹਿਰਾਅ ਦੇ ਲੰਬੇ ਦੌਰ, ਖਾਸ ਕਰਕੇ ਮਿਸਰ ਵਿੱਚ, ਸ਼ੁਰੂ ਹੋ 
ਗਏ। 

ਕਾਂਸੇ ਦੇ ਮੁਕਾਬਲੇ ਲੋਹੇ ਦੀ ਧਾਤਸਾਜ਼ੀ ਦਾ ਕੰਮ ਵਧੇਰੇ ਔਖਾ ਸੀ; ਪਰ ਇੱਕ ਵਾਰ ਜਦੋਂ ਇਸ ਕੈਮ `ਚ ਮੁਹਾਰਤ ਹਾਸਲ ਕਰ ਲਈ ਗਈ ਤਾਂ 
ਨਾ ਸਿਰਫ ਇਹ ਨਵੀਂ ਧਾਤ ਬਿਹਤਰ ਹੀ ਸੀ, ਸਗੋਂ ਇਹ ਵਧੇਰੇ ਸੌਖਿਆਂ ਤੇ ਵਧੇਰੇ ਮਾਤਰਾ `ਚ ਮਿਲਦੀ ਸੀ ਜਿਸ ਕਾਰਨ ਇਹ ਇੱਕ ਆਮ ਆਦਮੀ ਦੀ 
ਪਹੁੰਚ ਵਿੱਚ ਵੀ ਆ ਗਈ ਸੀ। ਆਰਮੀਨਿਆ ਵਿੱਚ ਲੱਭਿਆ ਅਤੇ ਉੱਤਰ ਵੱਲੋਂ ਆਏ ਪਸ਼ੂ-ਪਾਲਕ ਹਮਲਾਵਰਾਂ ਵੱਲੋਂ ਫੈਲਾਇਆ ਗਿਆ ਲੋਹੇ ਦੀ 
ਧਾਤਸਾਜ਼ੀ ਦਾ ਕੰਮ ਕਾਂਸੇ ਦੀ ਧਾਤਸਾਜ਼ੀ ਉੱਤੇ ਟਿਕੀਆਂ ਮੈਸੋਪੋਟਾਮੀਆ ਦੀਆਂ ਸਮਰਾਟਸ਼ਾਹੀਆਂ (00100609) ਦੇ ਪਤਨ ਦਾ ਕਾਰਨ ਬਣਿਆ। ਸਮੇਂ 
ਨਾਲ, ਨੀਲ ਦਰਿਆ ਤੋਂ' ਲੈ ਕੇ ਸਿਧ ਦਰਿਆ ਤੱਕ ਦਾ ਸਮੁੱਚਾ ਇਲਾਕਾ ਇਰਾਨੀ ਸਲਤਨਤ ਦੇ ਰੂਪ ਵਿੱਚ ਏਕੀਕ੍ਰਿਤ ਕਰ ਦਿੱਤਾ ਗਿਆ ਜਿਹੜਾ 
ਆਪਣੀ ਪ੍ਰਸ਼ਾਸ਼ਨਿਕ ਸੇਵਾ, ਸੈਚਾਰ ਦੇ ਵਿਸਤ੍ਰਿਤ ਸਾਧਨਾਂ ਤੇ ਸ਼ਾਹੀ ਸਿੱਕਿਆਂ ਦੇ ਢਾਂਚੇ ਵਿੱਚ ਰੋਮਨ ਸਾਮਰਾਜ ਤੋਂ ਪਹਿਲਾਂ ਦੇ ਸਾਰੇ ਪ੍ਰਾਚੀਨ ਸਾਮਰਾਜਾਂ 
ਨਾਲੋਂ ਸਭ ਤੋਂ ਵੱਧ ਵਿਕਸਤ ਸੀ। 

ਯੂਨਾਨੀ ਸ਼ਹਿਰੀ-ਰਾਜ ਮੱਧ-ਪੂਰਬ ਖਿੱਤੇ ਦੀਆਂ ਪੱਛਮੀ ਨੁਕਰਾਂ ਦੇ ਨਾਲ-ਨਾਲ ਹੋਂਦ ਵਿੱਚ ਆਏ ਸਨ। ਉਹ ਅਣਸਾਵੇਂ ਵਿਕਾਸ ਦਾ 
ਨਤੀਜਾ ਸਨ। ਇੱਕ ਪਾਸੇ, ਉਹਨਾਂ ਦਾ ਮੁੱਢ ਕਬਾਇਲੀ ਬਸਤੀਆਂ ਦੇ ਰੂਪ ਵਿੱਚ ਬੱਝਿਆ, ਅਤੇ ਉਹਨਾਂ ਨੇ ਇੰਨੀ ਤੇਜ਼ੀ ਨਾਲ ਵਿਕਾਸ ਕੀਤਾ ਕਿ 
ਉਹਨਾਂ ਨੇ ਆਪਣੇ ਪੂਰੇ ਇਤਿਹਾਸ ਦੌਰਾਨ ਆਪਣਾ ਕਬਾਇਲੀ ਖਾਸਾ ਬਣਾਈ ਰੱਖਿਆ; ਦੂਜੇ ਪਾਸੇ, ਉਹ ਮੁੱਢ ਤੋਂ ਹੀ ਲੋਹੇ ਦੀ ਧਾਤਸਾਜ਼ੀ ਉੱਤੇ 
ਅਧਾਰਤ ਸਨ, ਅਤੇ ਵਪਾਰ ਦੇ ਵਿਕਸਤ ਹੋਣ ਲਈ ਉਹਨਾਂ ਦੀ ਸਮੋਦਰੀ ਸਥਿਤੀ ਬਹੁਤ ਜ਼ਿਆਦਾ ਸਾਜ਼ਗਾਰ ਸੀ। ਇਸ ਲਈ ਏਸ਼ਿਆਈ ਖਿੱਤੇ 'ਚ ਹੋਂਦ 
ਵਿੱਚ ਆਈਆਂ ਸਮਰਾਟਸ਼ਾਹੀਆਂ ਦੇ ਉਲਟ ਉਹਨਾਂ ਦਾ ਰੂਪ ਗਣਤੰਤਰੀ ਸੀ । ਹਰੇਕ ਬਾਲਗ ਆਦਮੀ ਜਿਹੜਾ ਹਥਿਆਰ ਰੱਖਣ ਦੇ ਯੋਗ ਸੀ, ਜਮੀਨ 
ਦੇ ਇੱਕ ਹਿੱਸੇ ਦਾ ਅਤੇ ਸਭਾ ਵਿੱਚ ਵੋਟ ਦੇਣ ਦਾ ਹੱਕਦਾਰ ਹੁੰਦਾ ਸੀ। ਨਾਗਰਿਕਤਾ ਜਮੀਨ ਮਾਲਕੀ ਨਾਲ ਜੁੜੀ ਹੋਈ ਸੀ (ਮਾਰਕਸ, ਪੂਰਵ- 
ਸਰਮਾਏਦਾਰਾ ਆਰਥਿਕ ਬਣਤਰਾਂ, ਸਫਾ 73)। ਸਮਾਂ ਪਾਕੇ ਮੁਖੀਏ ਤੇ ਉਹਨਾਂ ਦੇ ਪਰਿਵਾਰਾਂ ਨੇ ਆਪਣੀ ਪੋਜ਼ੀਸ਼ਨ ਨੂੰ ਛੋਟੇ ਮਾਲਕਾਂ, ਜਿਹੜੇ ਭਾਵੇ 
ਕਨੂੰਨੀ ਰੂਪ 'ਚ ਅਜ਼ਾਦ ਸਨ ਪਰ ਉਹਨਾਂ ਵਿੱਚੋਂ ਬਹੁਤੇ ਕਰਜ਼ੇ ਵਿੱਚ ਫਸ ਕੇ ਆਪਣੀ ਜਮੀਨ ਮਾਲਕੀ ਖੋਹ ਚੁੱਕੇ ਸਨ, ਦੇ ਸਮੂਹ ਉੱਤੇ ਰਾਜ ਕਰਦੀ ਵੱਡੇ 
ਭੂਮੀਪਤੀਆਂ ਦੀ ਇੱਕ ਜਮਾਤ ਦੇ ਤੌਰ 'ਤੇ ਪੱਕੇ ਪੈਰੀਂ ਕਰ ਲਿਆ। ਕੁਝ ਸ਼ਹਿਰਾਂ ਵਿੱਚ ਗੁਲਾਮ ਅਬਾਦੀ ਵੀ ਮੌਜੂਦ ਸੀ ਜਿਹੜੀ ਬਸਤੀਆਂ ਵਸਣ ਦੇ 
ਸਮੇਂ ਤੱਕ ਖੇਤ-ਗੁਲਾਮ ਬਣ ਚੁੱਕੇ ਸਨ । ਇਸੇ ਦੌਰਾਨ, ਸਮੁੰਦਰੀ ਰਸਤੇ ਹੁੰਦੇ ਵਪਾਰ ਦੇ ਵਿਕਾਸ ਨਾਲ ਗੁਲਾਮਾਂ ਦੀ ਆਮਦ ਵਧਦੀ ਗਈ । ਮੱਧ-ਪੂਰਬ 
ਦੇ ਰਾਜਾਂ ਵਿੱਚ ਗੁਲਾਮਦਾਰੀ ਲੰਬੇ ਸਮੇਂ ਤੋਂ ਮੌਜੂਦ ਸੀ, ਪਰ ਇਹ ਗੁਲਾਮ ਯੁੱਧ ਸਮੇਂ ਬਣਾਏ ਗਏ ਕੈਦੀ ਜਾਂ ਕਰਜ਼ੇ ਨਾ ਚੁਕਾ ਸਕਣ ਕਾਰਨ ਬਣਾਏ ਗਏ 
ਗੁਲਾਮ ਹੁੰਦੇ ਸਨ । ਪਰ ਹੁਣ ਗੁਲਾਮ ਇੱਕ ਜਿਣਸ ਬਣ ਗਏ ਸਨ । ਭੂ-ਮੱਧ ਸਾਗਰ ਦੇ ਇਰਦ-ਗਿਰਦ ਦੇ ਖਿੱਤੇ ਦੇ ਪਛੜੇ ਇਲਾਕਿਆਂ ਵਿੱਚੋਂ ਯੂਨਾਨੀ 


ਵਪਾਰੀਆਂ ਦੁਆਰਾ ਖਰੀਦੇ ਗਏ ਜਾਂ ਅਗਵਾ ਕੀਤਾ ਗਿਆ ਇਹ ਮਨੁੱਖੀ ਮਾਲ ਯੂਨਾਨ ਭੇਜਿਆ ਜਾਂਦਾ ਅਤੇ ਗੁਲਾਮਾਂ ਦੀਆਂ ਮੇਡੀਆਂ ਵਿੱਚ ਵੇਚਿਆ 
ਜਾਂਦਾ। ਇਸ ਤਰ੍ਹਾਂ ਗੁਲਾਮਾਂ ਦਾ ਵਪਾਰ ਵਪਾਰੀ ਜਮਾਤ ਦੇ ਉਭਾਰ ਵਿੱਚ ਇੱਕ ਅਹਿਮ ਕਾਰਕ ਸੀ। ਕਿਸਾਨਾਂ ਤੇ ਦਸਤਕਾਰਾਂ ਦੀ ਅਗਵਾਈ ਸਾਂਭ ਕੇ 
ਵਪਾਰੀਆਂ ਨੇ ਜਮੀਨ-ਮਾਲਕ ਕੁਲੀਨਾਂ ਦਾ ਤਖਤਾਪਲਟ ਕਰ ਦਿੱਤਾ ਅਤੇ ਉਹਨਾਂ ਦੀਆਂ ਜਮੀਨਾਂ ਨੂੰ ਕਿਸਾਨਾਂ ਵਿੱਚ ਵੰਡ ਦਿੱਤਾ ਅਤੇ ਇੱਕ ਜਮਹੂਰੀ 
ਸੰਵਿਧਾਨ ਜਾਰੀ ਕੀਤਾ। 

ਇਸ ਇਨਕਲਾਬ ਦੇ ਨਾਲ, ਜਿਸ ਨੇ ਕਬੀਲੇ ਤੋਂ ਰਾਜ ਤੱਕ ਦੇ ਸੈਕ੍ਰਮਣ ਨੂੰ ਪੂਰਿਆਂ ਕੀਤਾ, ਯੂਨਾਨੀ ਸ਼ਹਿਰੀ ਰਾਜ ਇੱਕ ਨਵੇਂ ਪੜਾਅ ਵਿੱਚ 
ਦਾਖਲ ਹੋਏ ਜਿਸ ਵਿੱਚ “ਗੁਲਾਮਦਾਰੀ ਨੇ ਪੈਦਾਵਾਰ ਉੱਤੇ ਜਲਦੀ ਹੀ ਕਬਜ਼ਾ?” ਜਮਾ ਲਿਆ (ਮਾਰਕਸ, ਸਰਮਾਇਆ, ਸੈਂਚੀ 1, ਸਫਾ 334)। ਇਸ 
ਪੜਾਅ ਉੱਤੇ , ਮੁੱਖ ਵਿਰੋਧਤਾਈ ਭੂਮੀਪਤੀ ਕੁਲੀਨ ਅਤੇ ਅਜ਼ਾਦ ਕਿਸਾਨ ਵਿਚਕਾਰ ਵਿਰੋਧਤਾ ਨਹੀਂ ਰਹਿ ਗਈ ਸੀ ਸਗੋਂ ਗੁਲਾਮ-ਮਾਲਕ ਤੇ ਗੁਲਾਮ 
ਵਿਚਕਾਰ ਵਿਰੋਧਤਾ ਬਣ ਗਈ ਸੀ । ਭੂਮੀਪਤੀ, ਵਪਾਰੀ ਤੇ ਸੂਦਖੋਰ ਮਿਲਕੇ ਇੱਕ ਗੁਲਾਮ-ਮਾਲਕ ਜਮਾਤ ਬਣ ਗਏ ਸਨ । ਗਰੀਬ ਨਾਗਰਿਕ ਭਾਵੇਂ 
ਅਮੀਰਾਂ ਦੁਆਰਾ ਲੁੱਟੇ ਜਾਂਦੇ ਸਨ ਪਰ ਉਹ ਗੁਲਾਮਾਂ ਨਾਲ ਸਾਂਝਾ ਮੋਰਚਾ ਨਹੀਂ ਬਣਾਉਂਦੇ ਸਨ; ਸਗੋਂ ਇਸਦੇ ਉਲਟ , ਉਹਨਾਂ ਦਾ ਉਦੇਸ਼ ਗੁਲਾਮ-ਮਾਲਕੀ 
ਵਿੱਚ ਆਪਣੇ ਲਈ ਛੋਟਾ-ਮੋਟਾ ਹਿੱਸਾ ਹਾਸਲ ਕਰਨਾ ਹੁੰਦਾ ਸੀ । ਜਮੀਨ ਨੂੰ ਪੂਰੀ ਤਰ੍ਹਾਂ ਖੋਹਿਆ ਜਾ ਸਕਦਾ ਸੀ, ਅਤੇ ਇਸ ਲਈ ਹੁਣ ਨਾਗਰਿਕਤਾ 
ਤੇ ਜਮੀਨ ਮਾਲਕੀ ਵਿਚਕਾਰਲਾ ਸਬੰਧ ਟੁੱਟ ਚੱਕਾ ਸੀ । ਸ਼ਹਿਰੀ ਰਾਜਾਂ ਦੀ ਅਲੱਗ-ਅਲੱਗ ਹੋਂਦ ਵਪਾਰਕ ਵਿਕਾਸ ਦੇ ਰਸਤੇ ਵਿੱਚ ਇੱਕ ਅੜਿੱਕਾ ਬਣ 
ਗਈ ਸੀ। ਆਪੋ ਵਿਚਲੇ ਤੁੱਛ ਝਗੜਿਆਂ ਕਾਰਨ ਵੰਡੇ ਹੋਣ ਕਰਕੇ ਉਹ ਮੇਸੀਦੋਨੀਆ ਵਾਸੀਆਂ ਅੱਗੇ ਅਸਾਨੀ ਨਾਲ ਢਹਿ ਗਏ ਜਿਹਨਾਂ ਨੇ ਇੱਕ 
ਜੈਗੀਰਾਜ ਬਣਾ ਲਿਆ ਸੀ ਅਤੇ ਆਪਣੇ ਉੱਤਰੀ ਇਲਾਕਿਆਂ ਵਿੱਚ ਅਜੇ ਵੀ ਅਰਧ-ਕਬਾਇਲੀ ਅਵਸਥਾ ਵਿੱਚ ਸਨ। ਯੂਨਾਨੀਆਂ ਨੂੰ ਅਧੀਨ ਕਰਨ 
ਤੋਂ ਬਾਅਦ, ਮੇਸੀਦੋਨੀਆਈਆਂ ਨੇ ਪੂਰਬ ਦਾ ਰੁਖ ਕੀਤਾ, ਅਤੇ ਆਪਣੇ ਰਾਜੇ ਸਿਕੰਦਰ ਦੀ ਅਗਵਾਈ ਥੱਲੇ ਇਰਾਨੀ ਸਲਤਨਤ ਜਿਹੜੀ ਅਦਰੂਨੀ ਤੌਰ 
`ਤੇ ਜਰਜਰ ਹੋ ਚੁੱਕੀ ਸੀ, ਨੂੰ ਰੈਂਦ ਦਿੱਤਾ, ਅਤੇ ਆਪਣੀਆਂ ਜਿੱਤਾਂ ਭਾਰਤ ਤੱਕ ਲੈ ਗਏ । ਇਸ ਤਰ੍ਹਾਂ ਸਮੁੱਚੇ ਮੱਧ-ਪੂਰਬ ਨੂੰ ਭੂ-ਮੱਧ ਖੇਤਰੀ ਵਪਾਰ 
ਵਿੱਚ ਖਿੱਚ ਲਿਆ ਗਿਆ। 

ਰੋਮ ਦਾ ਮੁੱਢ ਵੀ ਸ਼ੁਰੂਆਤੀ ਯੂਨਾਨੀ ਸ਼ਹਿਰੀ ਰਾਜਾਂ ਵਾਂਗ ਹੀ ਖੇਤੀ ਤੇ ਫੌਜ ਦੇ ਅਰਧ-ਕਬਾਇਲੀ ਸਮਾਜ ਦੇ ਰੂਪ ਵਿੱਚ ਬੱਝਾ, ਪਰ 
ਗੁਲਾਮਦਾਰੀ ਅਰਥਚਾਰੇ ਦੀਆਂ ਵਿਰੋਧਤਾਈਆਂ ਨਾਲ ਇਸਦਾ ਵਾਹ ਮੁਕਾਬਲਤਨ ਜਲਦੀ ਪੈ ਗਿਆ, ਅਤੇ ਜਿਹਨਾਂ ਹਾਲਤਾਂ ਵਿੱਚ ਇਸ ਦਾ ਵਿਕਾਸ 


5।। 58000 9800 500। । €03) ੧੧3੧08।5॥0੫੧)600118.60।। 


ਹੋਇਆ, ਉਹ ਇਲਾਕਾਈ ਵਿਸਤਾਰ ਲਈ ਵਧੇਰੇ ਅਨੁਕੂਲ ਸਨ ।ਰੋਮਨਾਂ ਦੀ ਇਤਿਹਾਸ ਵਿੱਚ ਥਾਂ ਉਹਨਾਂ ਵੱਲੋਂ ਪੈਦਾਵਾਰੀ ਤਾਕਤਾਂ ਵਿੱਚ ਕੀਤੇ ਗਏ 
ਕਿਸੇ ਖਾਸ ਵਿਕਾਸ ਕਾਰਨ ਨਹੀਂ, ਸਗੋਂ ਦੋ ਹੋਰ ਮਹਾਨ ਦੇਣਾਂ ਕਰਕੇ ਹੈ: ਉਹਨਾਂ ਦੀ ਫੌਜ ਜਿਸ ਦੇ ਦਮ ਉੱਤੇ ਉਹਨਾਂ ਉਸ ਸਮੇਂ ਗਿਆਤ ਲਗਭਗ ਸਾਰੇ 
ਸੈਸਾਰ ਨੂੰ ਜਿੱਤ ਲਿਆ ਸੀ, ਅਤੇ ਉਹਨਾਂ ਦਾ ਕਾਨੂੰਨੀ ਪ੍ਰਬੋਧ ਜਿਸਨੂੰ “ਜਿਣਸ ਪੈਦਾਵਾਰ ਕਰਨ ਵਾਲੇ ਸਮਾਜ ਦਾ ਪਹਿਲਾ ਸੈਸਾਰਕ ਕਨੂੰਨ” ਕਿਹਾ 
ਜਾਂਦਾ ਹੈ (ਮਾਰਕਸ-ਏਂਗਲਜ, ਸੈਂਚੀ 3, ਸਫਾ 370)। ਪਰ ਇਸ ਦੇ ਨਾਲ ਹੀ ਵਪਾਰਕ ਸਰਮਾਏ ਵਿੱਚ ਵਾਧੇ ਦੇ ਬਾਵਜੂਦ ਦਸਤਕਾਰੀਆਂ ਵਿੱਚ ਕੋਈ 
ਜ਼ਿਕਰਯੋਗ ਵਿਕਾਸ ਨਹੀਂ ਹੋਇਆ (ਮਾਰਕਸ, ਸਰਮਾਇਆ, ਸੈਂਚੀ 1, ਸਫਾ 327)। ਪੈਦਾਵਾਰ ਅਤੇ ਖਪਤ ਉੱਤੇ ਗੁਲਾਮਦਾਰੀ ਢਾਂਚੇ ਵੱਲੋਂ ਥੋਪੀਆਂ 
ਸੀਮਤਾਈਆਂ ਦੇ ਅਦਰ ਕੋਈ ਅਗਲੇਰਾ ਵਿਕਾਸ ਸੈਭਵ ਨਹੀਂ ਸੀ । ਸਾਮਰਾਜ ਧੀਮੇ ਪਤਨ ਵੱਲ ਵਧਣ ਲੱਗਾ ਜਿਹੜਾ ਹੋਰ ਵੀ ਵਧੇਰੇ ਲਮਕਦਾ ਰਿਹਾ 
ਕਿਉਂਕਿ ਗੁਲਾਮ ਜਿਹੜੇ ਪੈਦਾਵਾਰ ਦੇ ਪੁਰਾਣੇ ਢੰਗ ਨਾਲ ਬੱਝੇ ਹੋਏ ਸਨ, ਇਨਕਲਾਬ ਦੀ ਅਗਵਾਈ ਕਰਨ ਦੇ ਸਮਰੱਥ ਨਹੀਂ ਸਨ । ਸਾਮਰਾਜ ਦੇ ਐਦਰ 
ਹੀ ਗੁਲਾਮਦਾਰੀ ਤੋਂ ਜਗੀਰਦਾਰੀ ਵੱਲ ਸੈਕ੍ਰਮਣ ਸ਼ੁਰੂ ਹੋ ਗਿਆ ਸੀ । ਇਹ ਉਸ ਸਮੇਂ ਪੂਰਾ ਹੋਇਆ ਜਦੋਂ ਜਰਮੈਨਿਕ ਜਾਤੀ ਦੇ ਕਬੀਲਿਆਂ ਨੇ ਜਿਹਨਾਂ 
ਨੇ ਰੋਮਨਾਂ ਨਾਲ ਆਪਣੇ ਸਬੰਧਾਂ ਦੁਆਰਾ ਤਕੜੀ ਫੌਜੀ ਜਥੇਬੈਦੀ ਖੜੀ ਕਰ ਲਈ ਸੀ, ਹਮਲਾ ਵਿੱਢ ਦਿੱਤਾ ਅਤੇ ਸ਼ਾਹੀ ਸੂਬਿਆਂ ਵਿੱਚ ਦਾਖਲ ਹੋ ਗਏ 
ਜਿੱਥੇ ਉਹਨਾਂ ਦਾ ਬਹੁਤ ਮਮੂਲੀ ਟਾਕਰਾ ਹੋਇਆ। 
3. ਜਗੀਰਦਾਰੀ ਸਮਾਜ 

ਸਾਮਰਾਜ ਦੇ ਪਤਨ ਤੋਂ ਬਾਅਦ ਕੁਝ ਸਮਾਂ ਸਮਾਜਿਕ ਉੱਥਲ-ਪੱਥਲ ਮਚੀ ਰਹੀ ਜਿਸ ਦੌਰਾਨ 'ਖੇਤੀ ਗਿਰਾਵਟ ਵੱਲ ਚਲੀ ਗਈ, ਮੋਡੀ ਦੀ 
ਘਾਟ ਕਾਰਨ ਸਨਅੱਤ ਦਾ ਪਤਨ ਹੋ ਗਿਆ, ਵਪਾਰ ਜਾਂ ਤਾਂ ਖਤਮ ਹੋ ਗਿਆ ਜਾਂ ਫਿਰ ਹਿੰਸਾ ਕਾਰਨ ਠੱਪ ਹੋ ਗਿਆ, ਪੱਡੂ ਤੇ ਸ਼ਹਿਰੀ ਅਬਾਦੀ ਵੀ ਥੱਲੇ 
ਆ ਗਈ” (ਮਾਰਕਸ-ਏਂਗਲਜ, ਜਰਮਨ ਵਿਚਾਰਧਾਰਾ, ਸਫਾ 35)। ਜਗੀਰੂ ਪ੍ਰਬੋਧ ਨੇ ਹੌਲੀ-ਹੌਲੀ ਜੇਤੂਆਂ ਦੀਆਂ ਕਬਾਇਲੀ ਸੈਸਥਾਵਾਂ ਵਿੱਚੋਂ ਰੂਪ 
ਧਾਰਿਆ ਜਿਸ ਉੱਤੇ ਉਹਨਾਂ ਦੀਆਂ ਫੌਜੀ ਜਰੂਰਤਾਂ ਅਤੇ ਜਿੱਤੇ ਗਏ ਲੋਕਾਂ ਦੇ ਸਬੰਧ 'ਚ ਉਹਨਾਂ ਦੀ ਨਵੀਂ ਪੇਜ਼ੀਸ਼ਨ ਦਾ ਪ੍ਰਭਾਵ ਪਿਆ (ਮਾਰਕਸ- 
ਏਂਗਲਜ, ਜਰਮਨ ਵਿਚਾਰਧਾਰਾ, ਸਫਾ 90)। ਨਤੀਜਾ ਇਹ ਨਿੱਕਲਿਆ ਕਿ ਜਦੋਂ ਜਿਣਸ ਪੈਦਾਵਾਰ ਮੁੜ-ਸੁਰਜੀਤ ਹੋਈ ਤਾਂ ਇਹ ਨਵੇਂ ਤਕਨੀਕੀ 
ਪੱਧਰ ਦੇ ਅਧਾਰ 'ਤੇ ਸ਼ੁਰੂ ਹੋਈ । ਗੁਲਾਮਦਾਰੀ ਦੇ ਖਤਮ ਹੋ ਜਾਣ ਕਾਰਨ ਕਿਰਤ ਦੀ ਥੁੜ੍ਹ ਪੈਦਾ ਹੋ ਗਈ , ਪਰ ਉਸੇ ਸਮੇਂ ਹੀ ਇੱਕ ਨਵੀਂ ਕਿਸਮ ਦਾ 
ਕਿਰਤੀ ਮੌਜੂਦ ਸੀ, ਆਦਮੀ ਜਿਹੜੇ ਅਜ਼ਾਦ ਸਨ ਪਰ ਹੱਥੀਂ ਕੈਮ ਕਰਨ 'ਚ ਸ਼ਰਮ ਮਹਿਸੂਸ ਨਹੀਂ ਸਨ ਕਰਦੇ: 

ਪ੍ਰਾਚੀਨ ਗੁਲਾਮਦਾਰੀ ਖਤਮ ਹੋ ਚੁੱਕੀ ਸੀ; ਨਾਲ ਹੀ ਉਹ ਕੈਗਾਲ ਗਰੀਬ ਅਜ਼ਾਦ ਨਾਗਰਿਕ ਵੀ ਜਿਹੜੇ ਸਰੀਰਕ ਕੰਮ ਨੂੰ ਨੀਚ 

ਸਮਝਦੇ ਸਨ । ਰੋਮਨ ਖੇਤ-ਗੁਲਾਮ ((010005) ਅਤੇ ਨਵੇਂ ਕਿਸਮ ਦੇ ਖੇਤ-ਗੁਲਾਮ ਦੇ ਵਿਚਕਾਰਲੇ ਸਮੇਂ ਦੌਰਾਨ ਫਰਾਂਕ ਜਾਤੀ ਦਾ ਅਜ਼ਾਦ 

ਦੀਆਂ ਜਨਮ-ਪੀੜਾਂ ਵਿੱਚੋਂ ਰੂਪ ਧਾਰਿਆ। (ਮਾਰਕਸ-ਏਂਗਲਜ, ਸੈਂਚੀ 3, ਸਫਾ 314) 

ਨਤੀਜੇ ਵਜੋਂ, ਇਸ ਸਮੇਂ ਦੌਰਾਨ ਕਈ ਸਾਰੀਆਂ ਤਕਨੀਕੀ ਲੱਭਤਾਂ ਲਾਗੂ ਹੋਈਆਂ ਜਿਹੜੀਆਂ ਆਪਣੇ-ਆਪ ਵਿੱਚ ਭਾਵੇਂ ਸਿੱਧ-ਪੱਧਰੀਆਂ 
ਹੀ ਸਨ ਪਰ ਪਹਿਲਾਂ ਇਹਨਾਂ ਬਾਰੇ ਸੋਚਿਆ ਨਹੀਂ ਗਿਆ ਸੀ ਕਿਉਂਕਿ ਗੁਲਾਮਾਂ ਦੀ ਬਹੁਤਾਤ ਹੋਣ ਕਰਕੇ ਉਹਨਾਂ ਦੀ ਜਰੂਰਤ ਹੀ ਮਹਿਸੂਸ ਨਹੀਂ ਸੀ 
ਹੋਈ ।ਪਣਚੱਕੀ , ਪੌਣਚੱਕੀ, ਅਤੇ ਆਧੁਨਿਕ ਕਰਘਾ ਅਜਿਹੀਆਂ ਕੁਝ ਲੱਭਤਾਂ ਸਨ । ਕਿਰਤ ਨੂੰ ਵਧੇਰੇ ਕੁਸ਼ਲ ਤੇ ਇਸਦੀ ਪੈਦਾਵਾਰਤਾ ਵਧਾ ਕੇ ਅਤੇ 
ਆਵਾਜਾਈ ਵਿੱਚ ਸੁਧਾਰ ਲਿਆ ਕੇ, ਇਹਨਾਂ ਲੱਭਤਾਂ ਨੇ ਉਹਨਾਂ ਹਾਲਤਾਂ ਵਿੱਚ ਜਿਣਸ ਪੈਦਾਵਾਰ ਨੂੰ ਮੁੜ-ਸੁਰਜੀਤ ਕੀਤਾ ਜਦੋਂ ਗੁਲਾਮ-ਕਿਰਤ 
ਲਾਭਦਾਇਕ ਨਹੀਂ ਰਹਿ ਗਈ ਸੀ। 

ਜਗੀਰੂ ਸਮਾਜ ਵਿੱਚ ਦਰਜੇਬੈਦੀ ਸੀ।ਪੱਡੂ ਇਲਾਕਿਆਂ ਵਿੱਚ ਇਹ ਮੈਨਰ (ਔਗਰੇਜ ਇਲਾਕਿਆਂ ਵਿੱਚ ਇੱਕ ਰਜਵਾੜੇ ਦੇ ਅਧੀਨ ਇਲਾਕੇ 
ਦਾ ਨਾਮ - ਅਨੁ) ਉੱਤੇ ਟਿਕਿਆ ਹੋਇਆ ਸੀ ਜਿਸਦਾ ਆਦਿ ਮੁੱਢਲੇ ਕਮਿਊਨ ਨਾਲ ਜੁੜਿਆ ਹੋਇਆ ਸੀ। ਖੇਤ-ਗੁਲਾਮ ਤੋਂ ਲੈ ਕੇ ਭੂਮੀਪਤੀ ਤੱਕ 
ਹਰੇਕ ਮੈਂਬਰ ਦਾ ਦਰਜਾ ਜਨਮ ਤੋਂ ਹੀ ਤੈਅ ਹੁੰਦਾ ਸੀ । ਖੇਤੀਯੋਗ ਜਮੀਨ ਅਜੇ ਵੀ ਕਬਾਇਲੀ ਸਮਿਆਂ ਵਾਂਗ ਹੀ ਟੁਕੜਿਆਂ ਵਿੱਚ ਵਾਹੀ ਜਾਂਦੀ ਸੀ ਜਿਸ 
`ਚੋਂ ਇੱਕ ਖਾਸ ਹਿੱਸਾ ਭੂਮੀਪਤੀ ਨੂੰ ਦਿੱਤਾ ਜਾਂਦਾ ਸੀ; ਚਰਾਂਦ ਭਾਵੇਂ ਅਧਿਕਾਰਤ ਤੌਰ 'ਤੇ ਭੂਮੀਪਤੀ ਦੇ ਨਾਮ ਹੁੰਦੀ ਸੀ ਪਰ ਰਵਾਇਤ ਅਨੁਸਾਰ ਇਹ 
ਸਭ ਲਈ ਖੁੱਲ੍ਹੀ ਹੁੰਦੀ ਸੀ । ਭੂਮੀਪਤੀ ਨੂੰ ਮਿਲੇ ਵਿਸ਼ੇਸ਼-ਅਧਿਕਾਰ ਇੱਕ ਕਬੀਲੇ ਦੇ ਮੁਖੀ ਦੇ ਰਵਾਇਤੀ ਰੁਤਬੇ ਦੀ ਬੁਨਿਆਦ ਉੱਤੇ ਹੀ ਟਿਕੇ ਹੋਏ ਸਨ। 
ਸ਼ਹਿਰਾਂ ਵਿੱਚ ਪੈਦਾਵਾਰ ਦੀ ਇਕਾਈ ਦਸਤਕਾਰੀ ਸੈਘ (ਗਿਲਡ) ਸਨ। ਟੱਬਰ ਤੋਂ ਵਿਕਸਤ ਹੋਈ ਇਹ ਸੈਸਥਾ ਨੇ ਬਾਅਦ ਦੇ ਕਾਲ ਵਿੱਚ ਆਕੇ ਵਪਾਰਕ 
ਸੈਘਾਂ ਲਈ ਮਾਡਲ ਬਣਨਾ ਸੀ ।ਹਰੇਕ ਦਸਤਕਾਰੀ ਕਲਾ ਦਾ ਆਪਣਾ ਸੰਘ ਸੀ ਜਿਸਦੇ ਮਾਸਟਰ, ਸਿਖਾਂਦਰੂ , ਤੇ ਵਪਾਰੀ ਮੈਂਬਰ ਹੁੰਦੇ ਸਨ, ਅਤੇ ਜਿਹਨਾਂ 
ਉੱਤੇ ਇੱਕ ਜ਼ਾਬਤਾ ਕੋਡ ਲਾਗੂ ਹੁੰਦਾ ਸੀ ਜਿਹੜਾ ਉਹਨਾਂ ਦੇ ਕੰਮਾਂ-ਕਾਰਾਂ ਦੀ ਦੇਖਰੇਖ ਕਰਦਾ ਸੀ। ਇਹ ਜ਼ਾਬਤਾ ਕੋਡ ਪਰਸਪਰ ਸਹਿਚਾਰਤਾ ਅਤੇ 
ਸਹਾਇਤਾ ਦੇ ਸਿਧਾਂਤਾਂ ਨੂੰ ਮੈਨਦਾ ਸੀ, ਅਤੇ ਉਹਨਾਂ ਨੂੰ ਬਾਹਰੀ ਮੁਕਾਬਲੇ ਤੋਂ ਬਚਾਉਂਦਾ ਸੀ। 

ਜਗੀਰੂ ਸਮਾਜ ਦੀ ਮੁੱਖ ਵਿਰੋਧਤਾਈ ਭੂਮੀਪਤੀ ਅਤੇ ਖੇਤ-ਗੁਲਾਮ ਵਿਚਕਾਰਲੀ ਵਿਰੋਧਤਾ ਸੀ। ਜਿਣਸ ਪੈਦਾਵਾਰ ਦੀ ਮੁੜ-ਸੁਰਜੀਤੀ 
ਨਾਲ ਇਹ ਹੋਰ ਤਿੱਖੀ ਹੋ ਗਈ, ਜਿਣਸ ਪੈਦਾਵਾਰ ਜਿਸਨੇ ਆਧੁਨਿਕ ਬੁਰਜੂਆਜੀ ਦੇ ਪੂਰਵਗਾਮੀ, ਵਪਾਰੀਆਂ ਦੀ ਇੱਕ ਨਵੀਂ ਜਮਾਤ ਨੂੰ ਜਨਮ ਦਿੱਤਾ 
ਸੀ। ਵਪਾਰੀ, ਜਗੀਰੂ ਭੂਮੀਪਤੀਆਂ ਜਿਹਨਾਂ ਦੇ ਜਮੀਨ-ਮਾਲਕੀ ਦੇ ਹੱਕਾਂ ਲਈ ਵਧ ਰਹੇ ਮੁਦਰਿਕ ਸਬੈਧ ਖਤਰਾ ਬਣ ਰਹੇ ਸਨ, ਤੇ ਦਸਤਕਾਰ ਸੰਘਾਂ 
ਜਿਹਨਾਂ ਦੀਆਂ ਲਗਾਈਆਂ ਗਈਆਂ ਬੰਦਸ਼ਾਂ ਵਪਾਰ ਦੇ ਵਿਕਾਸ ਵਿੱਚ ਅੜਿੱਕਾ ਬਣ ਰਹੀਆਂ ਸਨ, ਦੋਵਾਂ ਨਾਲ ਵਿਰੋਧਤਾ ਵਿੱਚ ਸਨ । ਜਿਵੇਂ ਹੀ 
ਮੁਦਰਿਕ ਸਬੋਧਾਂ ਨੇ ਪੱਡੂ ਅਰਥਚਾਰੇ ਵਿੱਚ ਸੈਨ੍ਹ ਲਗਾਈ, ਖੇਤ-ਗੁਲਾਮ ਦੇ ਜਗੀਰੂ ਲਗਾਨ ਨੇ ਮੁਦਰਾ ਦਾ ਰੂਪ ਲੈ ਲਿਆ ਅਤੇ ਉਹ ਇੱਕ ਮੁਜ਼ਾਰਾ 
ਕਿਸਾਨ ਬਣ ਗਿਆ। ਭੱਜ ਜਾਣ ਵਾਲੇ ਖੇਤ-ਗੁਲਾਮ ਸ਼ਹਿਰਾਂ ਵਿੱਚ ਆ ਟਿਕਦੇ ਜਿੱਥੇ ਉਹਨਾਂ ਨੇ ਸ਼ਹਿਰੀ ਮਜਦੂਰ ਜਮਾਤ ਦਾ ਧੁਰਾ ਬਣਾਇਆ। 

ਜਿਣਸ ਪੈਦਾਵਾਰ ਦੀ ਮੁੜ-ਸੁਰਜੀਤੀ ਭੂ-ਮੱਧ ਸਾਗਰ ਦੇ ਖਿੱਤੇ ਵਿੱਚ ਸਭ ਤੋਂ ਤੇਜ ਸੀ। ਇਤਾਲਵੀ ਵਪਾਰਕ ਗਣਤੌਤਰਾਂ ਦੇ ਉਭਾਰ ਅਤੇ 
ਪੁਰਾਤਨ ਯੂਨਾਨੀ ਸ਼ਹਿਰੀ ਰਾਜਾਂ ਦੇ ਉਭਾਰ ਵਿੱਚ ਕਾਫੀ ਸਮਾਨਤਾਵਾਂ ਹਨ, ਪਰ ਨਵਾਂ ਅਮਲ ਉਚੇਰੇ ਪੱਧਰ ਉੱਤੇ ਸ਼ੁਰੂ ਹੋਇਆ ਸੀ । ਪ੍ਰਾਚੀਨ ਯੂਨਾਨੀਆਂ 
ਨੇ ਭੂ-ਮੱਧ ਸਾਗਰ ਦੇ ਖਿੱਤੇ ਨੂੰ ਖੋਲ੍ਹਿਆ ਸੀ, ਪਰ ਇਤਾਲਵੀਆਂ, ਸਪੇਨੀਆਂ ਅਤੇ ਪੁਰਤਗਾਲੀਆਂ ਨੇ ਸੈਸਾਰ ਮੇਡੀ ਨੂੰ ਖੋਲ੍ਹਿਆ (ਮਾਰਕਸ-ਏਂਗਲਜ, 


5।। 58000 9800 5010। । €03) ੧੧3੧08।5॥0੫੧7600118.60।। 


ਜਰਮਨ ਵਿਚਾਰਧਾਰਾ , ਸਫਾ 72); ਅਤੇ ਇਸ ਲਈ “ਸਮਾਜਿਕ ਪੈਦਾਵਾਰ ਦੇ ਅਮਲ ਵਿੱਚ ਇੱਕ ਨਵੇਂ ਯੁੱਗ ਦਾ ਅਰੈਭ ਹੋਇਆ” (ਮਾਰਕਸ, ਸਰਮਾਇਆ, 
ਸੈਂਚੀ 1, ਸਫਾ 170)। 
4. ਚੀਨ ਅਤੇ ਭਾਰਤ 

ਚੀਨ ਵਿੱਚ ਵੀ ਕਾਂਸਾ-ਯੁੱਗ ਦੇ ਅਰਧ-ਕਬਾਇਲੀ ਰਾਜਾਂ ਨੂੰ ਉਹਨਾਂ ਹੀ ਤਾਕਤਾਂ ਨੇ ਤੋੜਿਆ ਜਿਹਨਾਂ ਨੇ ਅਜਿਹਾ ਪੱਛਮ ਵਿੱਚ ਕੀਤਾ ਸੀ 
ਭਾਵ ਲੋਹੇ ਦੀ ਧਾਤਸਾਜ਼ੀ, ਗੁਲਾਮਦਾਰੀ ਅਤੇ ਜਿਣਸ ਪੈਦਾਵਾਰ। ਲੋਹੇ ਦੀ ਧਾਤਸਾਜ਼ੀ ਮੁਕਾਬਲਤਨ ਦੇਰ ਨਾਲ ਸ਼ੁਰੂ ਹੋਈ, ਪਰ ਕੱਚੀ ਧਾਤ ਨੂੰ 
ਪਿਘਲਾਉਣ ਦੇ ਕੰਮ ਤੋਂ ਲੈ ਕੇ ਢਲਾਈ ਤੱਕ ਦਾ ਕੰਮ ਤੇਜ਼ੀ ਨਾਲ ਵਿਕਸਤ ਹੋਇਆ ਜੋ ਕਿ ਇੱਕ ਅਜਿਹੀ ਪੇਸ਼ਕਦਮੀ ਸੀ ਜਿਹੜੀ ਯੂਰਪ ਵਿੱਚ 
ਮੱਧਕਾਲ ਵਿੱਚ ਜਾ ਕੇ ਹੀ ਸੈਭਵ ਹੋ ਸਕੀ । ਕਿਉਂਕਿ ਲੋਹੇ ਦੀ ਢਲਾਈ ਇੱਕ ਇਕੱਲੇ ਦਸਤਕਾਰ ਲਈ ਇੱਕ ਮਹਿੰਗਾ ਕੈਮ ਸੀ, ਇਸ ਲਈ ਲੋਹੇ ਦੀ 
ਸਨਅੱਤ ਉੱਤੇ ਰਾਜ ਦਾ ਏਕਾਧਿਕਾਰ ਸੀ । ਸਿੰਜਾਈ ਦੀ ਸਹੂਲਤ ਅਤੇ ਜੈਗਲਾਂ ਦੀ ਸਫਾਈ ਕਾਰਨ ਖੇਤੀ ਦਾ ਤੇਜ਼ੀ ਨਾਲ ਵਿਕਾਸ ਹੋਇਆ, ਅਤੇ ਜਮੀਨ 
ਤੇ ਗੁਲਾਮਾਂ ਸਬੈਧੀ ਨਿੱਜੀ ਜਾਇਦਾਦ ਦੇ ਹੱਕਾਂ ਨੂੰ ਮਾਨਤਾ ਮਿਲ ਗਈ; ਪ੍ਰਤੂ ਕਾਫੀ ਅਸਰ-ਰਸੂਖ ਰੱਖਣ ਦੇ ਬਾਵਜੂਦ ਵਪਾਰੀ ਹਾਕਮ ਕੁਲੀਨ ਜਮਾਤ 
ਤੋਂ ਪੂਰੀ ਤਰ੍ਹਾਂ ਅਜ਼ਾਦ ਕਦੇ ਵੀ ਨਹੀਂ ਹੋ ਸਕੇ । ਵਿਰੋਧੀ ਰਾਜਾਂ ਵਿਚਾਲੇ ਤਬਾਹੀਜਨਕ ਯੁੱਧਾਂ ਦੇ ਇੱਕ ਦੌਰ ਤੋਂ ਬਾਅਦ ਪੂਰਾ ਦੇਸ਼ ਚਿੰਨ ਰਾਜਵੇਸ਼ ਹੇਠ 
ਏਕੀਕ੍ਰਿਤ ਹੋ ਗਿਆ । ਵਪਾਰੀ ਅਤੇ ਭੂਮੀਪਤੀ ਇੱਕੋ ਜਗੀਰੂ ਜਮਾਤ ਵਿੱਚ ਮਿਲ ਗਏ ।ਸਾਰੀ ਸਨਅਤ ਤੇ ਸਾਰਾ ਵਪਾਰ ਰਾਜ ਦੇ ਕੰਟਰੋਲ ਹੇਠ ਸੀ, ਅਤੇ 
ਪੱਡੂ ਕਮਿਊਨਾਂ ਨੂੰ ਛੋਟੇ ਮਾਲਕਾਂ ਦੇ ਸਮੁਦਾਇਆਂ ਵਜੋਂ ਮਾਨਤਾ ਦਿੱਤੀ ਗਈ ਜਿਹਨਾਂ ਨੂੰ ਲਗਾਨ , ਟੈਕਸ ਤੇ ਜਬਰੀ ਕਿਰਤ ਦੇਣੀ ਪੈਂਦੀ ਸੀ। ਲਗਾਨ 
ਵੱਡੇ ਭੂਮੀਪਤੀਆਂ ਨੂੰ ਜਾਂਦਾ ਸੀ, ਜਦਕਿ ਟੈਕਸ ਤੇ ਜਬਰੀ ਕਿਰਤ ਰਾਜ ਲਈ ਹੁੰਦੇ ਸਨ । ਜਿਵੇਂ ਜਿਵੇਂ ਟੈਕਸਾਂ ਦਾ ਬੋਝ ਵਧਦਾ ਗਿਆ, ਬਹੁਤ ਸਾਰੇ 
ਕਿਸਾਨ ਆਪਣੀ ਜਮੀਨ ਵੱਡੇ ਭੂਮੀਪਤੀਆਂ ਕੋਲ ਵੇਚਣ ਲਈ ਮਜਬੂਰ ਹੋ ਗਏ ਜਿਹੜੇ ਕੋਈ ਵੀ ਟੈਕਸ ਨਹੀਂ ਦਿੰਦੇ ਸਨ । ਆਪਣੀ ਰਾਜਕੀ ਆਮਦਨ 
ਨੂੰ ਬਣਾਈ ਰੱਖਣ ਲਈ, ਕੇਂਦਰੀ ਸਰਕਾਰ ਬਾਕੀ ਬਚੇ ਅਜ਼ਾਦ ਮਾਲਕਾਂ ਉੱਤੇ ਹੋਰ ਵਧੇਰੇ ਭਾਰੀ ਟੈਕਸ ਲਗਾਉਂਦੀ ਜਾਂਦੀ, ਸਿੱਟੇ ਵਜੋਂ ਆਪਣੇ ਹੀ 
ਆਰਥਿਕ ਅਧਾਰ ਨੂੰ ਕਮਜ਼ੋਰ ਕਰਦੀ ਜਾਂਦੀ ।ਸੈਕਟ ਦਾ ਨਤੀਜਾ ਕਿਸਾਨ ਬਗਾਵਤਾਂ ਵਿੱਚ ਨਿਕਲਿਆ, ਜਿਸ ਕਾਰਨ ਕਿਸਾਨਾਂ ਦੀਆਂ ਅਣਗਿਣਤ 
ਮੌਤਾਂ ਤੋਂ ਬਾਅਦ ਜਮੀਨ ਦੀ ਮੁੜਵੰਡ ਕੀਤੀ ਪਰ ਜਮਾਤੀ ਬਣਤਰ ਵਿੱਚ ਕੋਈ ਬਦਲਾਅ ਨਾ ਆਇਆ, ਅਤੇ ਇਸ ਲਈ ਉਹੀ ਚੱਕਰ ਮੁੜ ਸ਼ੁਰੂ ਹੋ 
ਗਿਆ। ਇਹੀ ਉਹ ਮੁੜ-ਮੁੜ ਆਉਣ ਵਾਲੇ ਸੈਕਟ ਸਨ ਜਿਹਨਾਂ ਕਾਰਨ ਚੀਨੀ ਰਾਜਵੇਸ਼ਾਂ ਦਾ ਉਭਾਰ ਅਤੇ ਪਤਨ ਹੁੰਦਾ ਸੀ। 

ਸਿੰਧ ਘਾਟੀ ਦੇ ਮੁੱਢਲੇ ਸ਼ਹਿਰ ਜਿਹੜੇ ਕਾਂਸੇ ਦੀ ਧਾਤਸਾਜ਼ੀ ਉੱਤੇ ਅਧਾਰਤ ਸਨ ਤੇ ਕਾਫੀ ਗੱਲਾਂ ਵਿੱਚ ਮੱਢਲੇ ਮੈਸੋਪਟਾਮੀਆ ਨਾਲ ਮਿਲਦੇ 
ਸਨ, ਅਗਿਆਤ ਕਾਰਨਾਂ ਕਰਕੇ ਤਬਾਹ ਹੋ ਗਏ ਅਤੇ ਮਾਰੂਥਲ ਵਿੱਚ ਖੋ ਗਏ । ਬਾਅਦ ਵਿੱਚ ਯੂਨਾਨੀ-ਰੋਮਨ ਪਿਛੋਕੜ ਦੇ ਕੁਝ ਪਸ਼ੂ-ਪਾਲਕ ਕਬੀਲੇ 
ਗੀਗਾ ਦੇ ਮੈਦਾਨਾਂ ਵਿੱਚ ਪਹੁੰਚੇ ਅਤੇ ਅਰਧ-ਕਬਾਇਲੀ ਖੇਤੀ ਅਧਾਰਤ ਰਾਜ ਕਾਇਮ ਕੀਤੇ। ਇਹ ਰਾਜ ਇੱਕ ਕੇਂਦਰੀਕ੍ਰਿਤ ਸਮਰਾਟਸ਼ਾਹੀ ਅਧੀਨ 
ਏਕੀਕ੍ਰਿਤ ਕੀਤੇ ਗਏ ਜਿਹੜੀ ਆਪਣੇ ਸ਼ਾਹੀ ਸਿੱਕਿਆਂ, ਪ੍ਰਸ਼ਾਸਨਿਕ ਸੇਵਾ ਅਤੇ ਫੌਜ ਦੇ ਮਾਮਲੇ ਵਿੱਚ ਇਰਾਨੀ ਸਮਾਰਟਸ਼ਾਹੀ ਨਾਲ ਮਿਲਦੀ-ਜੁਲਦੀ 
ਸੀ।ਸਮਰਾਟ ਆਪਣੀ ਤਾਕਤ ਨੂੰ ਲਗਾਤਾਰ ਇਲਾਕਾਈ ਵਿਸਥਾਰ ਦੇ ਬੂਤੇ ਉੱਤੇ ਬਣਾ ਕੇ ਰੱਖਦਾ ਸੀ। ਲੋਹੇ ਦੇ ਸੈਦਾਂ ਨਾਲ ਜਿਹਨਾਂ ਨੇ ਜੈਗਲਾਂ ਨੂੰ ਸਾਫ 
ਕਰਨਾ ਸੈਭਵ ਬਣਾ ਦਿੱਤਾ ਸੀ, ਵਾਹੀ ਇਰਦ-ਗਿਰਦ ਦੇ ਜੈਗਲੀ ਇਲਾਕਿਆਂ ਵਿੱਚ ਫੈਲਦੀ ਗਈ ਜਿਹਨਾਂ ਵਿੱਚ ਭੋਜਨ ਇਕੱਠਾ ਕਰਨ ਵਾਲੋਂ ਤੇ 
ਸ਼ਿਕਾਰ ਕਰਨ ਵਾਲੇ ਮੱਢਲੇ ਕਬੀਲੇ ਰਹਿੰਦੇ ਸਨ । ਖੇਤੀ ਤੋਂ ਪਹਿਲਾਂ ਦੀ ਹਾਲਤ ਵਿੱਚ ਰਹਿੰਦੇ ਇਹਨਾਂ ਲੋਕਾਂ ਨੇ ਆਪਣੀ ਕਬਾਇਲੀ ਬਣਤਰ ਤਾਂ 
ਬਚਾਈ ਰੱਖੀ ਪਰ ਉਹ ਕਿਸੇ ਨਾ ਕਿਸੇ ਨੀਚ ਕੌਮ ਨਾਲ ਵੈਸ਼ਗਤ ਰੂਪ ਵਿੱਚ ਬੋਨ੍ਹ ਦਿੱਤੇ ਗਏ। ਜਾਤ ਪ੍ਰਬਧ ਦਾ ਮੁੱਢ ਇੱਥੋਂ ਹੀ ਬੱਝਿਆ ਜਿਹੜਾ ਮੌਜੂਦ 
ਹਾਲਤਾਂ ਵਿੱਚ ਗੁਲਾਮਦਾਰੀ ਜਾਂ ਖੇਤ-ਗੁਲਾਮੀ ਦੇ ਮੁਕਾਬਲੇ ਲੁੱਟ ਦਾ ਵਧੇਰੇ ਅਸਰਦਾਰ ਢੰਗ ਸੀ। 

ਜਦੋਂ ਰਾਜ ਦਾ ਵਿਸਥਾਰ ਕਰਨਾ ਸੈਭਵ ਨਾ ਰਿਹਾ, ਤਾਂ ਕੇਂਦਰੀ ਸਮਰਾਟਸ਼ਾਹੀ ਦਾ ਪਤਨ ਹੋ ਗਿਆ, ਅਤੇ ਜਗੀਰਦਾਰੀ ਵੱਲ ਸੈਕ੍ਰਮਣ ਸ਼ੁਰੂ ਹੋ 
ਗਿਆ। ਭਾਰਤੀ ਜਾਗੀਰਦਾਰੀ ਮੁੱਢਲੇ ਪੱਡੂ ਅਰਥਚਾਰੇ ਉੱਤੇ ਟਿਕੀ ਹੋਈ ਸੀ ਜਿਸ ਨੇ ਆਪਣੀ ਕਬਾਇਲੀ ਬਣਤਰ ਬਹੁਤ ਥੋੜੇ ਬਦਲਾਵਾਂ ਸਹਿਤ ਬਚਾ 
ਰੱਖੀ ਸੀ। ਇਸਦਾ ਅਧਾਰ ਜਮੀਨ ਦੀ ਸਾਂਝੀ ਮਾਲਕੀ, ਦਸਤਕਾਰੀ ਤੇ ਖੇਤੀ ਦਾ ਇੱਕੋ ਥਾਂ ਜੁੜਿਆ ਹੋਣਾ, ਅਤੇ ਜਾਤ ਦੇ ਅਧਾਰ 'ਤੇ ਥੋਪੀ ਗਈ 
ਜਨਮਜਾਤ ਕਿਰਤ ਵੌਡ ਸੀ । ਇਸ ਨੂੰ ਆਪਣੀ ਉਪਜ ਦਾ ਇੱਕ ਹਿੱਸਾ ਜਮੀਂਦਾਰ ਨੂੰ ਦੇਣਾ ਪੈਂਦਾ ਸੀ ਜੋ ਅੱਗੋਂ ਆਪਣਾ ਹਿੱਸਾ ਰੱਖਕੇ ਬਾਕੀ ਰਾਜੇ ਤੱਕ 
ਪਹੁੰਚਾ ਦਿੰਦਾ; ਪ੍ਰੰਤੂ ਬਾਕੀ ਪੱਖਾਂ ਤੋਂ ਇਹ ਸਵੈ-ਨਿਰਭਰ ਸੀ। 

ਇਸ ਤਰ੍ਹਾਂ ਯੂਰਪ ਦੇ ਮੁਕਾਬਲੇ ਚੀਨ ਅਤੇ ਭਾਰਤ ਵਿੱਚ ਪੂਰਵ-ਸਰਮਾਏਦਾਰਾ ਸਮਾਜਾਂ ਦੀਆਂ ਬਣਤਰਾਂ ਵਿੱਚ ਕਾਫੀ ਵਖਰੇਵੇਂ ਸਨ । ਪਰ 
ਇਹਨਾਂ ਵਖਰੇਵਿਆਂ ਦੇ ਬਾਵਜੂਦ, ਉਹਨਾਂ ਨੂੰ ਠੀਕ ਹੀ ਇੱਕੋ ਪ੍ਰਕਿਰਿਆ ਦੇ ਥੋੜੇ ਅਲੱਗ ਪ੍ਰਗਟਾਵੇ ਕਿਹਾ ਗਿਆ ਹੈ ਜਿਸਦਾ ਖਾਸ ਲੱਛਣ ਅਸਾਵਾਂ 
ਵਿਕਾਸ ਹੈ ।ਜੇ ਜਮਾਤੀ ਸਮਾਜ ਦੇ ਵਿਕਾਸ ਦੇ ਅਮਲ ਦਾ ਬੁਨਿਆਦੀ ਕਾਰਕ ਜਿਣਸ ਪੈਦਾਵਾਰ ਦਾ ਵਾਧਾ ਹੈ, ਤਾਂ ਇਹ ਦਿਖਾਈ ਦਿੰਦਾ ਹੈ ਕਿ ਸਮੁੱਚੇ 
ਪੂਰਵ-ਸਰਮਾਏਦਾਰਾ ਸਮਾਜ ਇਸੇ ਦਿਸ਼ਾ ਵਿੱਚ ਅੱਗੇ ਵਧ ਰਹੇ ਸਨ; ਅਤੇ ਜੇ ਬਾਅਦ ਵਿੱਚ ਆਕੇ ਪੱਛਮ ਬਾਕੀਆਂ ਨਾਲੋਂ ਅੱਗੇ ਲੰਘ ਗਿਆ ਤਾਂ ਇਸ 
ਪਿੱਛੇ ਕਾਰਨ ਇਹ ਸੀ ਕਿ ਅਗਲੇਰੇ ਵਿਕਾਸ ਦੀਆਂ ਸਮਾਜਿਕ-ਆਰਥਿਕ ਹਾਲਤਾਂ ਇੱਥੇ ਸਭ ਤੋਂ ਪਹਿਲਾਂ ਪੱਕੀਆਂ । ਇਸ ਬਾਰੇ ਅੱਗੇ ਵਿਚਾਰ ਚਰਚਾ 
ਕੀਤੀ ਜਾਵੇਗੀ । 
5. ਪ੍ਰਾਚੀਨ ਜਮਹੂਰੀਅਤ 

ਪ੍ਰਾਚੀਨਤਾ ਦੀਆਂ ਸਿਆਸੀ ਸੈਸਥਾਵਾਂ ਵਿੱਚੋਂ ਯੂਨਾਨੀ ਜਮਹੂਰੀਅਤ ਖਾਸ ਧਿਆਨ ਖਿੱਚਦੀ ਹੈ ਕਿਉਂਕਿ ਇਹ ਹਮੇਸ਼ਾ ਹੀ ਅਤੇ ਬਿਲਕੁਲ 
ਵਾਜਿਬ ਵੀ ਆਧੁਨਿਕ ਬੁਰਜੂਆ ਜਮਹੂਰੀਅਤ ਦਾ ਆਦਿ-ਰੂਪ ਰਹੀ ਹੈ । ਪ੍ਰਾਚੀਨ ਸਮਾਜ ਵਿੱਚ ਇਹ ਇੱਕ ਅਨੋਖਾ ਵਰਤਾਰਾ ਸੀ। 

ਯੂਨਾਨ ਵਿੱਚ, ਕਬੀਲੇ ਤੋਂ ਰਾਜ ਵੱਲ ਸੈਕਮਣ ਬਹੁਤ ਤੇਜ਼ੀ ਨਾਲ ਹੋਇਆ। ਇਹ ਉਸ ਸਮੇਂ ਵਾਪਰਿਆ ਜਦੋਂ ਅਜੇ ਅਜ਼ਾਦ ਕਿਸਾਨੀ ਬਚੀ 
ਹੋਈ ਸੀ ਤੇ ਉਹ ਆਪਣੀਆਂ ਕਬਾਇਲੀ ਰਵਾਇਤਾਂ ਨਾਲ ਜੁੜੀ ਹੋਈ ਸੀ।ਰੋਮ ਵਿੱਚ ਜਮੀਨ- ਮਾਲਕ ਕੁਲੀਨਸ਼ਾਹੀ ਨੇ ਇਲਾਕੇ ਜਿੱਤ ਕੇ ਆਪਣੇ ਆਪ 
ਨੂੰ ਸੱਤਾ ਵਿੱਚ ਕਾਇਮ ਰੱਖਿਆ, ਪਰ ਅਜਿਹੇ ਸਮੇਂ ਯੂਨਾਨ ਦੇ ਸ਼ਹਿਰੀ ਰਾਜਾਂ ਵਿੱਚੋਂ ਕੋਈ ਵੀ ਇਨਾ ਤਾਕਤਵਰ ਨਹੀਂ ਸੀ ਕਿ ਉਹ ਕਿਸੇ ਦੂਜੇ ਰਾਜ ਨੂੰ 


5।। 58000 9800 500। । ੬03) ੧3੧08।5॥07600118.60।। 


ਆਪਣੇ ਅਧੀਨ ਕਰ ਸਕਦਾ ਹੁੰਦਾ ਅਤੇ ਇਸ ਲਈ ਉਹਨਾਂ ਵਿੱਚ ਅਦਰੂਨੀ ਭੇੜ ਤਿੱਖਾ ਹੁੰਦਾ ਗਿਆ। ਸਿੱਟਾ ਇਹ ਨਿਕਲਿਆ ਕਿ ਉਹਨਾਂ ਵਿੱਚੋਂ ਕਈ 
ਸਾਰਿਆਂ ਵਿੱਚ, ਖਾਸ ਕਰਕੇ ਵਪਾਰਕ ਰਸਤਿਆਂ ਦੇ ਨੇੜੇ ਵਸੇ ਰਾਜਾਂ ਵਿੱਚ ਜਮੀਨ-ਮਾਲਕ ਕੁਲੀਨਸ਼ਾਹੀ ਦਾ ਤਖਤਾਪਲਟ ਕਰ ਦਿੱਤਾ ਗਿਆ ਅਤੇ 
ਵਪਾਰੀ ਜਮਾਤ ਦੇ ਹਿਤਾਂ ਦੀ ਤਰਜਮਾਨੀ ਕਰਦਾ ਇੱਕ ਨਵੇਂ ਕਿਸਮ ਦਾ ਰਾਜ ਕਾਇਮ ਕੀਤਾ ਗਿਆ ਜਿਸਦਾ ਇੱਕ ਥੰਮ ਕਿਸਾਨੀ ਸੀ। ਇਹ ਪਹਿਲਾਂ 
ਦੇਖਿਆ ਜਾ ਚੁੱਕਾ ਹੈ ਕਿ ਜਿਹੜੀ ਵਪਾਰੀ ਜਮਾਤ ਨੇ ਜਮਹੂਰੀਅਤ ਦੀ ਸਥਾਪਨਾ ਕੀਤੀ, ਉਸਦੀ ਦੌਲਤ ਦਾ ਵੱਡਾ ਹਿੱਸਾ ਗੁਲਾਮਾਂ ਦੇ ਵਪਾਰ ਤੋੱ 
ਆਇਆ ਸੀ। ਇਸ ਤਰ੍ਹਾਂ ਜਮਹੂਰੀ ਲਹਿਰ ਅਤੇ ਗੁਲਾਮਦਾਰੀ ਵਿਚਾਲੇ ਨੇੜਲਾ ਸਬੋਧ ਸੀ। 

ਰੂਪ ਵਿੱਚ , ਜਮਹੂਰੀ ਸੈਵਿਧਾਨ ਚੇਤਨ ਤੌਰ 'ਤੇ ਕਬਾਇਲੀ ਢਾਂਚੇ ਦੀ ਤਰਜ਼ ਉੱਤੇ ਬਣਾਇਆ ਗਿਆ। ਨਾਗਰਿਕਾਂ ਦੀ ਕਂਸਲ, ਆਮ ਸਭਾ, 
ਵੋਟ ਦਾ ਹੱਕ ਇਹ ਸਾਰੀਆਂ ਕਬਾਇਲੀ ਸੈਸਥਾਵਾਂ ਜਿਹੜੀਆਂ ਕੁਲੀਨਸ਼ਾਹੀ ਦੇ ਦੌਰ ਵਿੱਚ ਪਿੱਛੇ ਧੱਕ ਦਿੱਤੀਆਂ ਗਈਆਂ ਸਨ, ਨੂੰ ਮੁੜ-ਬਹਾਲ ਕੀਤਾ 
ਗਿਆ; ਅਤੇ ਇਸ ਕਾਰਨ ਜਮਹੂਰੀ ਸੈਵਿਧਾਨ ਨੂੰ ਆਮ ਲੋਕਾਂ ਵੱਲੋਂ ਇਹ ਸਮਝ ਕੇ ਅਪਣਾ ਲਿਆ ਗਿਆ ਕਿ ਇਹ ਉਹਨਾਂ ਦੀ ਕਬਾਇਲੀ ਬਰਾਬਰੀ 
ਦੀ ਮੁੜ-ਬਹਾਲੀ ਹੈ। ਨਵੇਂ ਸਮਾਜ ਦਾ ਰੂਪ ਇਸਦੇ ਤੱਤ ਨਾਲ਼ ਵਿਰੋਧਤਾਈ ਵਿੱਚ ਸੀ। ਨਵੀਆਂ ਕਬਾਇਲੀ ਇਕਾਈਆਂ ਇਲਾਕੇ ਅਤੇ ਨਿੱਜੀ 
ਜਾਇਦਾਦਾ ਉੱਤੇ ਅਧਾਰਤ ਸਨ, ਨਾ ਕਿ ਖੂਨ ਦੇ ਰਿਸ਼ਤੇ ਤੇ ਸਾਂਝੀ ਨਾਗਰਿਕਤਾ 'ਤੇ । ਨਾਗਰਿਕ ਜਿਹੜੇ ਇੱਕ ਬਾਲਗ ਨੂੰ ਇੱਕ ਵੋਟ ਦਾ ਹੱਕ ਦੇ 
ਸਿਧਾਂਤ ਨੂੰ ਵਰਤ ਰਹੇ ਸਨ, ਗੁਲਾਮਾਂ ਦੀ ਕਿਰਤ ਉੱਤੇ ਜਿਉਂਦੇ ਸਨ । ਨਵੇਂ ਸੈਵਿਧਾਨ ਨੇ ਕਬਾਇਲੀ ਢਾਂਚੇ ਨੂੰ ਇਨਾ ਚੰਗੀ ਤਰ੍ਹਾਂ ਅਪਣਾ ਕੇ ਇਸ ਗੱਲ 
ਨੂੰ ਪੂਰੀ ਤਰ੍ਹਾਂ ਲੁਕਾ ਲਿਆ ਕਿ ਮੁਦਰਾ ਅਰਥਚਾਰੇ ਦੇ ਵਿਕਾਸ ਵਿੱਚ ਸਾਰੇ ਅੜਿੱਕੇ , ਅਤੇ ਨਾਲ ਹੀ ਮੁੱਢਲੇ ਕਮਿਊਨਾਂ ਦੀਆਂ ਆਖਰੀ ਨਿਸ਼ਾਨੀਆਂ ਨੂੰ 
ਵੀ ਹੂੰਝ ਦਿੱਤਾ ਗਿਆ ਹੈ। ਹੁਣ ਇਤਿਹਾਸ ਵਿੱਚ ਪਹਿਲੀ ਵਾਰ, ਮਨੁੱਖਾਂ ਨੇ ਅਜ਼ਾਦ ਜਿਣਸ-ਮਾਲਕਾਂ ਵਜੋਂ ਖੁੱਲ੍ਹੀ ਮੇਡੀ ਦੀ ਅਜ਼ਾਦੀ ਤੇ ਬਰਾਬਰੀ 
ਅਧੀਨ ਇੱਕ ਦੂਜੇ ਦਾ ਸਾਹਮਣਾ ਕੀਤਾ। 

ਇਹਨਾਂ ਵਿਰੋਧਤਾਈਆਂ ਬਾਰੇ ਜਮਹੂਰੀਅਤ ਦੇ ਵਿਚਾਰਵਾਨ ਖਾਮੋਸ਼ ਹਨ। ਇੱਕ ਲੋਟੂ ਜਮਾਤ ਦੇ ਮੈਂਬਰ ਹੋਣ ਦੇ ਨਾਤੇ, ਉਹਨਾਂ ਨੇ ਇਸ 
ਸਵਾਲ-ਰਹਿਤ ਪੂਰਵ-ਧਾਰਨਾ ਤੋਂ ਪ੍ਸਥਾਨ ਕੀਤਾ ਕਿ ਲੁੱਟ ਕੁਦਰਤੀ ਅਤੇ ਨਿਆਂਈਂ ਹੈ। ਇਸੇ ਕਰਕੇ, ਉਹਨਾਂ ਨੇ ਅਜ਼ਾਦ ਨਾਗਰਿਕ ਤੇ ਗੁਲਾਮ 
ਵਿਚਾਲੇ ਫਰਕ ਨੂੰ ਜਿਸ ਉੱਤੇ ਉਹਨਾਂ ਦੀ ਆਪਣੀ ਅਜ਼ਾਦੀ ਟਿਕੀ ਹੋਈ ਸੀ, ਇਹ ਵਿਚਾਰ ਦੇਕੇ ਹੱਕੀ ਠਹਿਰਾਇਆ ਕਿ ਗੁਲਾਮ ਅਜ਼ਾਦ ਨਾਗਰਿਕ 
ਤੋਂ ਕੁਦਰਤੀ ਰੂਪ ਵਿੱਚ ਹੀ ਨੀਵਾਂ ਹੁੰਦਾ ਹੈ ਅਤੇ ਇਸ ਲਈ ਉਹ ਗੁਲਾਮ ਬਣਨ ਦੇ ਹੀ ਯੋਗ ਹੈ। ਇਹ ਵਿਚਾਰ ਹੋਰ ਕੁਝ ਨਹੀਂ ਸਗੋਂ ਗੁਲਾਮਦਾਰੀ ਦੀਆਂ 
ਯਥਾਰਥਕ ਹਾਲਤਾਂ ਦਾ ਉਹਨਾਂ ਦੇ ਦਿਮਾਗਾਂ ਵਿੱਚ ਬਣਿਆ ਪ੍ਰਤਿਬਿੰਬ ਸੀ, ਪ੍ਰੰਤੂ ਉਹਨਾਂ ਨੂੰ ਯਥਾਰਥ ਵਿਚਾਰ ਤੋਂ ਪੈਦਾ ਹੁੰਦਾ ਦਿਖਾਈ ਦਿੰਦਾ ਸੀ। 
ਇਹਨਾਂ ਹੀ ਉਲਟੀਆਂ ਪ੍ਰਸਥਾਪਨਵਾਂ ਜਿਹੜੀਆਂ ਜਮਾਤੀ ਸਮਾਜ ਦੀ “ਉਲਟੀ ਚੇਤਨਾ? ਨੂੰ ਪ੍ਰਗਟ ਕਰਦੀਆਂ ਸਨ, ਨੇ ਫਲਸਫਾਨਾ ਵਿਚਾਰਵਾਦ ਦੀ 
ਨੀਂਹ ਤਿਆਰ ਕੀਤੀ । 

ਬਾਅਦ ਦੇ ਇੱਕ ਯੂਨਾਨੀ ਇਤਿਹਾਸਕਾਰ ਨੇ , ਜਿਹੜਾ ਇਤਿਹਾਸ ਉਦੋਂ ਲਿਖ ਰਿਹਾ ਸੀ ਜਦੋਂ ਪ੍ਰਾਚੀਨ ਜਮਹੂਰੀਅਤ ਖਤਮ ਹੋ ਚੁੱਕੀ ਸੀ, ਇਹ 
ਸਮਾਧੀ-ਲੇਖ (ਕਬਰ ਉੱਤੇ ਲਿਖਿਆ ਜਾਣ ਵਾਲਾ ਵਰਣਨ -ਅਨੁ:) ਲਿਖਿਆ: “ਜਾਇਦਾਦ ਦੀ ਬਰਾਬਰੀ ਤੋਂ ਬਿਨਾਂ ਕਨੂੰਨ ਸਾਹਮਣੇ ਬਰਾਬਰੀ ਬੇਤੁਕੀ 
ਹੈ! (ਡਿਓਡੋਰਸ, ਸੈਂਚੀ 2, ਸਫਾ 39)। ੪ 


5।। 58000 9800 500। । ੬03) ੧3੧08।5॥07600118.60।। 


ਮੁਨਾਫੇ ਲਈ ਪੈਦਾਵਾਰ 


# 7ਾਰਜ ਖਾਨ 


1. ਮੁੱਢਲਾ ਇਕੱਤਰੀਕਰਨ 
ਪਿਛਲੇ ਪਾਠ ਵਿੱਚ ਅਸੀਂ ਦੇਖਿਆ ਸੀ ਕਿ ਮੁਦਰਾ ਨੂੰ 
ਪ੍ਰਚਲਣ ਦੇ ਮਾਧਿਅਮ ਵਜੋਂ ਵਰਤਦੇ ਹੋਏ ਚੀਜ਼ਾਂ ਦੀ ਵਟਾਂਦਰੇ 
ਲਈ ਪੈਦਾਵਾਰ ਪੂਰਵ-ਸਰਮਾਏਦਾਰਾ ਸਮਾਜ ਵਿੱਚ ਹੀ ਕੁਝ ਹੱਦ 
ਤੱਕ ਜੜ੍ਹ ਜਮਾ ਚੁੱਕੀ ਸੀ। ਸਰਮਾਏਦਾਰਾ ਸਮਾਜ ਵਿੱਚ ਇਸ 
ਵਿਕਾਸ ਨੂੰ ਇਸਦੇ ਐਤਲੇ ਪੜਾਅ ਤੱਕ ਪਹੁੰਚਾ ਦਿੱਤਾ ਜਾਂਦਾ ਹੈ 
ਜਿਸ ਵਿੱਚ ਜਿਣਸ ਪੈਦਾਵਾਰ ਸਰਵਵਿਆਪਕ ਹੋ ਜਾਂਦੀ ਹੈ ਅਤੇ 
ਖੁਦ ਕਿਰਤ-ਸ਼ਕਤੀ ਹੀ ਇੱਕ ਜਿਣਸ ਬਣ ਜਾਂਦੀ ਹੈ: 
ਸਰਮਾਏਦਾਰੀ ਜਿਣਸ ਪੈਦਾਵਾਰ ਦੇ 
ਵਿਕਾਸ ਦਾ ਸਰਵਉੱਚ ਪੜਾਅ ਹੈ, ਜਿੱਥੇ ਆ ਕੇ ਖੁਦ 
ਕਿਰਤ-ਸ਼ਕਤੀ ਹੀ ਇੱਕ ਜਿਣਸ ਬਣ ਜਾਂਦੀ ਹੈ। 
(ਲੈਨਿਨ, ਸਮੱਚੀਆਂ ਲਿਖਤਾਂ, ਸੈਂਚੀ 22, ਸਫਾ 240) 
ਪੈਦਾਵਾਰ ਦਾ ਸਰਮਾਏਦਾਰਾ ਢੈਗ ਵਿਕਸਤ ਹੋਵੇ, ਇਸ 
ਲਈ ਇਹ ਜਰੂਰੀ ਹੈ ਕਿ ਇੱਕ ਵੌਨੇ ਤਾਂ ਸਰਮਾਏ ਦੀ ਸਪਲਾਈ 
ਹੋਵੇ ਜਿਹੜਾ ਨਿੱਜੀ ਮਾਲਕੀ ਅਧੀਨ ਹੋਵੇ ਅਤੇ ਨਿਵੇਸ਼ ਲਈ 
ਉਪਲਬਧ ਹੋਵੇ ਅਤੇ ਦੂਜੇ ਵੈਨੇ, ਕਿਰਤ ਸ਼ਕਤੀ ਦੀ ਉਪਲਬਧਤਾ 
ਹੋਵੇ ਜਿਸਦੇ ਮਾਲਕ ਇਸਨੂੰ ਵੇਚਣ ਦੇ ਯੋਗ ਵੀ ਹੋਣ ਤੇ ਅਜਿਹਾ 
ਕਰਨ ਦੀ ਇੱਛਾ ਵੀ ਰੱਖਦੇ ਹੋਣ: 
ਉਪਜਾਂ ਦੇ ਜਿਣਸਾਂ ਬਣ ਜਾਣ ਲਈ 
ਕਿਰਤ ਦੀ ਸਮਾਜਿਕ ਵੰਡ ਦੇ ਵਿਕਾਸ ਦਾ ਇੱਕ 
ਅਜਿਹਾ ਪੱਧਰ ਪੂਰਵ-ਸ਼ਰਤ ਹੈ ਕਿ ਜਿਸ ਵਿੱਚ 
ਵਰਤੋੱ-ਕਦਰ ਅਤੇ ਵਟਾਂਦਰਾ-ਕਦਰ ਵਿਚਕਾਰ 
ਨਿਖੋੜਾ ਇੱਕ ਨਿਖੇੜਾ ਜਿਹੜਾ ਵਸਤੂ-ਵਟਾਂਦਰਾ 
ਪ੍ਰਣਾਲੀ (੩੫੧੦) ਨਾਲ ਸ਼ੁਰੂ ਹੋਇਆ ਪਹਿਲਾਂ ਹੀ 
ਪੂਰਾ ਹੋ ਚੁੱਕਿਆ ਹੋਵੇ । ਪ੍ਰਤੂ ਵਿਕਾਸ ਦਾ ਇਹ ਪੱਧਰ 
ਸਮਾਜ ਦੀਆਂ ਕਈ ਕਿਸਮਾਂ ਵਿੱਚ ਦੇਖਿਆ ਜਾ ਸਕਦਾ 
ਹੈ ਜਿਹੜੀਆਂ ਹੋਰਨਾਂ ਪੱਖਾਂ ਤੋਂ` ਬਹੁਤ ਵੱਖਰੇ 
ਇਤਿਹਾਸਕ ਲੱਛਣਾਂ ਵਾਲੀਆਂ ਹੁੰਦੀਆਂ ਹਨ। ਦੂਜੇ 
ਪਾਸੇ, ਜੇ ਅਸੀਂ ਮੁਦਰਾ ਵੱਲੀਂ ਗੌਰ ਕਰੀਏ ਤਾਂ ਇਸ 
ਦਾ ਵਜੂਦ ਵਿੱਚ ਆਉਣਾ ਜਿਣਸਾਂ ਦੇ ਵਟਾਂਦਰੇ ਦੇ 
ਖਾਸ ਨਿਸ਼ਚਿਤ ਪੜਾਅ ਵੱਲ ਇਸ਼ਾਰਾ ਕਰਦਾ ਹੈ... 
ਫਿਰ ਵੀ ਅਸੀਂ ਤਜ਼ਰਬੇ ਤੋਂ ਇਹ ਜਾਣਦੇ ਹਾਂ ਕਿ 
ਮੁਕਾਬਲਤਨ ਮੁੱਢਲੀ ਕਿਸਮ ਦਾ ਜਿਣਸ ਵਟਾਂਦਰਾ 
ਵੀ ਇਹਨਾਂ ਸਭਨਾਂ ਰੂਪਾਂ ਨੂੰ ਪੈਦਾ ਕਰਨ ਲਈ ਕਾਫੀ 
ਹੈ। ਦੂਜੇ ਵੈਨੇ ਸਰਮਾਏ ਦੀ ਹੋਂਦ ਲਈ ਇਤਿਹਾਸਕ 
ਹਾਲਤਾਂ ਸਿਰਫ ਮੁਦਰਾ ਅਤੇ ਜਿਣਸਾਂ ਦੇ ਪ੍ਚਲਣ ਤੱਕ 


ਹੀ ਸੀਮਤ ਨਹੀਂ ਹਨ। ਇਹ ਸਿਰਫ ਉਦੋਂ ਹੀ ਵਜੂਦ 
ਵਿੱਚ ਆਉਂਦਾ ਹੈ ਜਦੋਂ ਪੈਦਾਵਾਰ ਅਤੇ ਗੁਜ਼ਾਰੇ ਦੇ 
ਸਾਧਨਾਂ ਦਾ ਮਾਲਕ ਆਪਣੀ ਕਿਰਤ-ਸ਼ਕਤੀ ਵੇਚਣ 
ਵਾਲੇ ਅਜ਼ਾਦ ਮਜਦੂਰ ਨੂੰ ਮੇਡੀ ਵਿੱਚ ਮਿਲਦਾ ਹੈ ਅਤੇ 
ਇਹੀ ਇਤਿਹਾਸਕ ਹਾਲਤ ਸੈਸਾਰ ਦੇ ਇਤਿਹਾਸ ਦਾ 
ਮੋੜ ਹੈ। ਸਰਮਾਇਆ, ਇਸ ਲਈ, ਆਪਣੀ ਪਹਿਲੀ 
ਆਮਦ ਦੇ ਨਾਲ ਹੀ ਸਮਾਜਿਕ ਪੈਦਾਵਾਰ ਦੇ ਅਮਲ 
ਵਿੱਚ ਇੱਕ ਨਵੇਂ ਯੁੱਗ ਦਾ ਐਲਾਨ ਕਰਦਾ ਹੈ। 
(ਮਾਰਕਸ, ਸਰਮਾਇਆ, ਸੈਂਚੀ 1, ਸਫਾ 170) 
ਜਿਸਨੂੰ “ਮੁੱਢਲਾ ਇਕੱਤਰੀਕਰਨ? ਕਿਹਾ ਜਾਂਦਾ ਹੈ। ਸਰਮਾਏ 
ਅਤੇ ਕਿਰਤ ਦੀ ਜਰੂਰੀ ਸਪਲਾਈ ਲੁੱਟਮਾਰ ਰਾਹੀਂ ਹਾਸਲ ਕੀਤੀ 
ਗਈ । 
ਇੱਕ ਪਾਸੇ, ਸਾਗਰੋਂ ਪਾਰ ਲੱਭੇ ਗਏ ਨਵੇਂ ਇਲਾਕਿਆਂ 
ਦੀ ਲੁੱਟਮਾਰ ਕਰਕੇ ਸਰਮਾਏ ਦੀ ਸਪਲਾਈ ਯਕੀਨੀ ਬਣਾਈ 
ਗਈ: 
ਅਮਰੀਕਾ ਵਿੱਚ ਸੋਨੇ ਅਤੇ ਚਾਂਦੀ ਦੀ 
ਲੱਭਤ, ਮੂਲਨਿਵਾਸੀ ਲੋਕਾਂ ਦਾ ਬੀਜ ਨਾਸ਼ ਕਰਨਾ, 
ਜਿਉਂਦਿਆਂ ਦੱਬ ਦੇਣਾ, ਈਸਟ ਇੰਡੀਆ ਦੀ ਜਿੱਤ 
ਅਤੇ ਲੁੱਟਮਾਰ ਦੀ ਸ਼ੁਰੂਆਤ, ਅਫਰੀਕਾ ਨੂੰ ਹਬਸ਼ੀਆਂ 
ਦੇ ਵਪਾਰ ਲਈ ਸ਼ਿਕਾਰ ਦਾ ਮੈਦਾਨ ਬਣਾ ਲੈਣਾ, 
ਸਰਮਾਏਦਾਰਾ ਪੈਦਾਵਾਰ ਦੀ ਗੁਲਾਬੀ ਸਵੇਰ ਦੇ ਸੈਕੇਤ 
ਸਨ। ਇਹ ਦੌਦ-ਕਥਾਵੀ ਕਾਰਵਾਈਆਂ ਮੁੱਢਲੇ 
ਇੱਕਤਰੀਕਰਨ ਦਾ ਮੁੱਖ ਤੱਤ ਹਨ । (ਮਾਰਕਸ, 
ਸਰਮਾਇਆ, ਸੈਂਚੀ 1 , ਸਫ਼ਾ 751) 
ਸੋਲਵੀਂ ਸਦੀ ਵਿੱਚ, ਅਮਰੀਕਾ ਦੀਆਂ 
ਵਧੇਰੇ ਅਸਾਨੀ ਨਾਲ ਖੋਦੀਆਂ ਜਾ ਸਕਣ ਵਾਲੀਆਂ 
ਅਤੇ ਵਧੇਰੇ ਭਰਪੂਰ ਖਾਣਾਂ ਦੀ ਲੱਭਤ ਤੋਂ ਬਾਅਦ ਯੂਰਪ 
ਵਿੱਚ ਪ੍ਚਲਣ ਅਧੀਨ ਸੋਨੇ ਅਤੇ ਚਾਂਦੀ ਦੀ ਮਿਕਦਾਰ 
ਵਧ ਗਈ ਸੀ। ਇਸ ਲਈ ਦੂਜੀਆਂ ਜਿਣਸਾਂ ਦੇ 
ਮੁਕਾਬਲੇ ਸੋਨੇ ਅਤੇ ਚਾਂਦੀ ਦੀ ਕਦਰ ਡਿੱਗ ਗਈ। 
ਪਰ ਮਜਦੂਰਾਂ ਨੂੰ ਆਪਣੀ ਕਿਰਤ-ਸ਼ਕਤੀ ਦੇ ਵੱਟੇ 
ਪਹਿਲਾਂ ਜਿੰਨੇ ਚਾਂਦੀ ਦੇ ਸਿੱਕੇ ਹੀ ਮਿਲਦੇ ਰਹੇ ।ਉਹਨਾਂ 
ਦੀ ਕਿਰਤ ਦੀ ਮੁਦਰਾ-ਕੀਮਤ ਉਨੀ ਹੀ ਰਹੀ ਅਤੇ 
ਇਸ ਦੇ ਬਾਵਜੂਦ ਉਹਨਾਂ ਦੀਆਂ ਉਜਰਤਾਂ ਥੱਲੇ ਆ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਜਨਵਰੀ 2014 ੨ 26 


5।। 58000 0800 5॥101। 0 ੬00੧ 


੧3101੧੧150016001ਗ1.60।। 


ਗਈਆਂ ਸਨ, ਕਿਉਂਕਿ ਉਨੀ ਹੀ ਚਾਂਦੀ ਦੇ ਵੱਟੇ ਹੁਣ ਦੀ ਗਿਲਡ-ਵਰਗੀ ਸੈਸਥਾ ਦੀ ਰਾਖੀ ਹੇਠ ਨਹੀਂ ਸਨ ਜਿਵੇਂ ਕਿ 
ਉਹਨਾਂ ਨੂੰ ਜਿਣਸਾਂ ਦੀ ਘੱਟ ਮਾਤਰਾ ਮਿਲਣ ਲੱਗੀ। ਸ਼ਹਿਰਾਂ ਵਿੱਚ ਸਨ: 


ਇਹ ਉਹਨਾਂ ਹਾਲਤਾਂ ਵਿੱਚੋਂ ਇੱਕ ਹੈ ਜਿਸ ਨੇ ਸੋਲਵੀਂ 
ਸਦੀ ਵਿੱਚ ਸਰਮਾਏ ਅਤੇ ਬੁਰਜੂਆਜੀ ਦੇ ਵਾਧੇ ਵਿੱਚ 
ਭੂਮਿਕਾ ਨਿਭਾਈ । (ਮਾਰਕਸ-ਏਂਗਲਜ, ਚੋਣਵੀਆਂ 
ਲਿਖਤਾਂ, ਸੈਂਚੀ 1, ਸਫਾ 164) 
ਦੂਜੇ ਪਾਸੇ, ਕਿਸਾਨੀ ਦੇ ਉਜਾੜੇ ਨਾਲ ਉਜਰਤੀ- 
ਕਿਰਤ ਦੀ ਉਪਲੌਬਧਤਾ ਬਣੀ। ਅਜਿਹਾ ਕਈ ਢੰਗਾਂ ਨਾਲ 
ਹੋਇਆ । ਇੰਗਲੈਂਡ ਵਿੱਚ, ਉੱਨ ਦੇ ਵਪਾਰ ਵਿੱਚ ਆਈ ਤੇਜ਼ੀ 
ਸਮੇਂ, ਖੇਤੀਯੋਗ ਜਮੀਨ ਦੇ ਵੱਡੇ-ਵੱਡੇ ਟੁਕੜੇ ਪਸ਼ੂਪਾਲਣ ਲਈ 
ਤੋਂ ਬੇਦਖਲ ਕਰ ਦਿੱਤਾ ਗਿਆ। ਬਾਅਦ ਵਿੱਚ, ਬੇਦਖਲੀ ਨੂੰ 
ਕਬਜ਼ੇ ਦੇ ਕਨੂੰਨਾਂ ਰਾਹੀਂ ਜਾਰੀ ਰੱਖਿਆ ਗਿਆ। ਖੁੱਲ੍ਹੇ ਖੇਤ ਜਿਹੜੇ 
ਪਹਿਲਾਂ ਸਟਰਿਪ ਸਿਸਟਮ ਅਧੀਨ ਸਾਂਝੇ ਰੂਪ ਵਿੱਚ ਵਾਹੇ ਜਾਂਦੇ 
ਸਨ, ਹੁਣ ਸਰਮਾਏਦਾਰਾ ਖੇਤੀ ਲਈ ਜਥੇਬੋਦ ਜੋਤਾਂ ਵਿੱਚ ਵੰਡ 
ਦਿੱਤੇ ਗਏ ਅਤੇ ਇੱਕ ਵਾਰ ਫਿਰ ਛੋਟੇ ਮਾਲਕ ਬੇਦਖਲ ਕਰ 
ਦਿੱਤੇ ਗਏ: 
ਸਮੂਹਿਕ ਜਾਇਦਾਦ... ਜੋ ਇੱਕ ਪੁਰਾਣੀ 
ਟਿਉਟੋਨਿਕ ਸੈਸਥਾ ਸੀ, ਜਗੀਰਦਾਰੀ ਦੇ ਕੱਜਣ ਹੇਠ 


ਇਤਿਹਾਸਕ ਪੱਖੋਂ, ਮੁਦਰਾ ਅਕਸਰ ਬਹੁਤ 
ਸਾਰੇ ਸਿੱਧੇ-ਸਾਧੇ ਤੇ ਸਪੱਸ਼ਟ ਜਿਹੇ ਢੰਗਾਂ ਨਾਲ 
ਸਰਮਾਏ ਵਿੱਚ ਬਦਲੀ ਜਾਂਦੀ ਹੈ। ਇਸ ਤਰ੍ਹਾਂ ਇੱਕ 
ਜਿਹੜੇ ਪਹਿਲਾਂ ਖੇਤੀ ਦੇ ਕੌਮ ਲਈ ਸਹਾਇਕਾਂ ਵਜੋਂ 
ਇਹੀ ਕੰਮ ਕਰਦੇ ਸਨ, ਕੈਮ ਲਈ ਰੱਖ ਲੈਂਦਾ ਹੈ ਅਤੇ 
ਇੱਕ ਸਹਾਇਕ ਧੰਦੇ ਨੂੰ ਮੁੱਖ ਬਣਾ ਦਿੰਦਾ ਹੈ; ਇਸ 
ਕਰ ਲੈਂਦਾ ਹੈ ਅਤੇ ਉਜਰਤੀ-ਕਿਰਤ ਦੀ ਪੈਜਾਲੀ 
ਵਿੱਚ ਬੰਨ੍ਹ ਲੈਂਦਾ ਹੈ। ਅਗਲਾ ਕਦਮ ਉਹਨਾਂ ਨੂੰ 
ਉਹਨਾਂ ਦੇ ਘਰਾਂ ਤੋਂ ਉਜਾੜਨਾ ਅਤੇ ਕਿਰਤ ਦੇ ਇੱਕ 
ਟਿਕਾਣੇ ਵਿੱਚ ਇਕੱਠਿਆਂ ਕਰਨਾ ਹੈਦਾ ਹੈ। ਇਸ 
ਸਰਲ ਜਿਹੀ ਪ੍ਰਕਿਰਿਆ ਵਿੱਚ ਇਹ ਸਾਫ ਹੈ ਕਿ 
ਵਪਾਰੀ ਨੇ ਜੁਲਾਹੇ ਜਾਂ ਬੁਨਕਰ ਲਈ ਨਾ ਤਾਂ ਕੱਚੇ 
ਮਾਲ ਦਾ, ਨਾ ਹੀ ਸੈਦਾਂ ਦਾ ਅਤੇ ਨਾ ਹੀ ਗੁਜ਼ਾਰੇ ਦੇ 
ਸਾਧਨਾਂ ਦਾ ਇੰਤਜ਼ਾਮ ਕੀਤਾ ਹੁੰਦਾ ਹੈ। ਉਹ ਬੱਸ 
ਇੰਨਾ ਕੁ ਕਰਦਾ ਹੈ ਕਿ ਉਹ ਉਹਨਾਂ ਨੂੰ ਹੌਲੀ-ਹੌਲੀ 


ਜਿਉਂਦੀ ਰਹੀ । ਅਸੀਂ ਦੇਖ ਚੁੱਕੇ ਹਾਂ ਕਿ ਕਿਵੇਂ ਇਸ ਕਿਰਤ ਦੇ ਇੱਕੋਂ ਰੂਪ ਤੱਕ ਸੀਮਤ ਕਰ ਦਿੰਦਾ ਹੈ ਜਿਸ 
ਉੱਤੇ ਧੱਕੇ ਨਾਲ ਕਬਜ਼ਾ ਕਰਨ ਅਤੇ ਨਾਲ ਹੀ ਅਧੀਨ ਉਹ ਖਗੀਦਦਾਰ, ਭਾਵ ਵਪਾਨਾੀ ਉੱਤੇ ਪੂਰੀ 
ਦਾ ਅਮਲ 15ਵੀਂ ਸਦੀ ਵਿੱਚ ਦੇ ਅਖੀਰ ਵਿੱਚ ਸ਼ੁਰੂ ਲਈ ਤੇ ਉਸ ਦੇ ਸਾਧਨਾਂ ਦੁਆਰਾ ਪੈਦਾਵਾਰ ਕਰਦੇ 
ਹੁੰਦਾ ਹੈ ਅਤੇ 16ਵੀਂ ਸਦੀ ਵਿੱਚ ਜਾਰੀ ਰਹਿੰਦਾ ਹੈ। ਹੋਏ ਪਾਉਂਦੇ ਹਨ। ਸ਼ੁਰੂ ਵਿੱਚ ਉਹ ਉਹਨਾਂ ਦੀ ਕਿਰਤ 
ਪਰ ਉਸ ਵੇਲੇ ਇਸ ਅਮਲ ਨੂੰ ਵਿਅਕਤੀਗਤ ਹਿੰਸਕ ਨੂੰ ਉਹਨਾਂ ਦੀ ਪੈਦਾਵਾਰ ਲਈ ਅਦਾਇਗੀ ਕਰਕੇ 
ਕਾਰਵਾਈਆਂ ਨਾਲ ਨੌਪਰੇ ਚਾੜਿਆ ਗਿਆ ਜਿਸਦੇ ਖਰੀਦਦਾ ਸੀ ।ਜਿਵੇਂ ਹੀ ਉਹ ਖੁਦ ਨੂੰ ਇਸ ਵਟਾਂਦਰਾ- 
ਵਿਰੁੱਧ ਡੇਢ ਸੌ ਸਾਲ ਤੱਕ ਕਨੂੰਨੀ ਢੰਗਾਂ ਨਾਲ ਕਦਰ ਲਈ ਪੈਦਾਵਾਰ ਕਰਨ ਤੱਕ ਸੀਮਤ ਕਰ ਲੈਦੇ 
ਵਿਅਰਥ ਲੜਾਈ ਲੜੀ ਗਈ। ਅਠਾਰਵੀਂ ਸਦੀ ਹਨ ਅਤੇ ਇਸ ਲਈ ਵਟਾਂਦਰਾ-ਕਾਦਰਾਂਪੈਦਾ ਕਰਨ 
ਵਿੱਚ ਇਹੀ ਤਰੱਕੀ ਹੋਈ ਹੈ ਕਿ ਖੁਦ ਕਨੂੰਨ ਲੋਕਾਂ ਲੱਗਦੇ ਹਨ ਅਤੇ ਜਿਉਂਦੇ ਰਹਿਣ ਲਈ ਆਪਣੀ 
ਦੀਆਂ ਜਮੀਨਾਂ ਹਥਿਆਉਣ ਦਾ ਸਾਧਨ ਬਣ ਜਾਂਦਾ ਕਿਰਤ ਨੂੰ ਪੂਰੀ ਤਰ੍ਹਾਂ ਨਾਲ ਮੁਦਰਾ ਦੇ ਵੱਟੇ ਵਟਾਉਣ 
ਹੈ, ਭਾਵੇਂ ਵੱਡੇ ਕਾਸ਼ਤਕਾਰ ਕਿਸਾਨ ਆਪਣੇ ਨਿੱਕੇ- ਲਗਦੇ ਹਨ, ਉਹ ਉਸਦੀ ਗੁਲਾਮੀ ਥੱਲੇ ਆ ਜਾਂਦੇ 
ਮੋਟੇ ਅਜ਼ਾਦ ਤਰੀਕੇ ਵੀ ਇਸ ਕੌਮ ਲਈ ਵਰਤੋਂ ਵਿੱਚ ਹਨ । ਆਖਰ ਨੂੰ ਆਪਣੀਆਂ ਉਪਜਾਂ ਉਸਨੂੰ ਵੇਚਦੇ 
ਲਿਆਉਂਦੇ ਹਨ। ਇਸ ਲੁੱਟ ਦੇ ਪਾਰਲੀਮਾਨੀ ਰੂਪ ਹੋਣ ਦਾ ਭੁਲਾਂਦਰਾ ਵੀ ਜਾਂਦਾ ਰਹਿੰਦਾ ਹੈ।ਉਹ ਉਹਨਾਂ 
ਸਾਂਝੀ ਜਮੀਨ ਉੱਤੇ ਕਬਜ਼ੇ ਲਈ ਬਿਲ ਜਾਂ ਉਹਨਾਂ ਦੀ ਕਿਰਤ ਖਰੀਦਦਾ ਹੈ ਅਤੇ ਉਹਨਾਂ ਤੋਂ ਸਭ ਤੋਂ 
ਫਰਮਾਨਾਂ ਦੇ ਵਜੋਂ ਸਾਹਮਣੇ ਆਉਂਦੇ ਹਨ ਜਿੰਨ੍ਹਾਂ ਪਹਿਲਾਂ, ਉਪਜ ਦੇ ਰੂਪ ਵਿੱਚ ਉਹਨਾਂ ਦੀ ਜਾਇਦਾਦ, 
ਦੁਆਰਾ ਜਗੀਰਦਾਰ ਲੋਕਾਂ ਦੀ ਜਮੀਨ ਨੂੰ ਆਪਣੀ ਅਤੇ ਜਲਦੀ ਹੀ ਉਹਨਾਂ ਦੀ ਸੈਦਾਂ ਦੀ ਮਾਲਕੀ - 
ਨਿੱਜੀ ਜਾਇਦਾਦ ਐਲਾਨ ਦਿੰਦੇ ਹਨ, ਅਤੇ ਉਹ ਜੋ ਤਾਂ ਹੀ ਬਚੀ ਰਹਿੰਦੀ ਹੈ ਜੇ ਉਹ ਆਪਣੀ ਪੈਦਾਵਾਰ 
ਫਰਮਾਨ ਜਿੰਨ੍ਹਾਂ ਰਾਹੀਂ ਉਹ ਲੋਕਾਂ ਦੀ ਜਮੀਨ ਨੂੰ ਦੀ ਲਾਗਤ ਘਟਾਉਣ ਲਈ ਆਲਕਾ ਦਾ ਡਲਾਂਦਰਾ 
ਹਥਿਆ ਲੈਂਦੇ ਹਨ। (ਮਾਰਕਸ, ਸਰਮਾਇਆ, ਸੈਂਚੀ ਉਹਨਾਂ ਕੋਲ ਰਹਿਣ ਦਿੰਦਾ ਹੈ - ਵੀ ਖੋਹ ਲੈਂਦਾ ਹੈ। 
1, ਸਫ਼ਾ 724) (ਮਾਰਕਸ, ਪੂਰਵ-ਸਰਮਾਏਦਾਰਾ ਆਰਥਕ ਬਣਤਰਾਂ, 
ਉਜਰਤੀ ਕਿਰਤ ਦਾ ਇੱਕ ਹੋਰ ਸ੍ਰੋਤ ਪੱਡੂ ਦਸਤਕਾਰਾਂ ਸਫਾ 115) 

ਵਿੱਚੋਂ ਪੈਦਾ ਹੋਇਆ, ਜਿਹਨਾਂ ਨੂੰ ਕਿਸਾਨਾਂ ਨੇ ਖੇਤੀ ਦੇ ਸਹਾਇਕਾਂ ਜਿਵੇਂ ਹੀ ਕਿਰਤ-ਸ਼ਕਤੀ ਇੱਕ ਜਿਣਸ ਬਣ ਜਾਂਦੀ 

ਵਜੋਂ ਆਪਣੇ ਨਾਲ ਜੋੜ ਰੱਖਿਆ ਸੀ ਅਤੇ ਜਿਹੜੇ ਕਿਸੇ ਤਰ੍ਹਾਂ ਹੈ, ਉਵੇਂ ਹੀ ਪੈਦਾਵਾਰ ਦੇ ਸਾਰੇ ਪੁਰਾਣੇ ਢੰਗ ਜਿਣਸ ਪੈਦਾਵਾਰ 

ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਜਨਵਰੀ 2014 ੨ 27 


5।। 58000 0800 5॥101। 0 ੬00੧ 


੧3101੧੧150016001ਗ1.60।। 


ਦੁਆਰਾ ਪਛਾੜ ਦਿੱਤੇ ਜਾਂਦੇ ਹਨ ਅਤੇ ਉਸੇ ਸਮੇਂ ਹੀ ਜਿਣਸ 
ਪੈਦਾਵਾਰ ਦੇ ਸਾਰੇ ਪੁਰਾਣੇ ਢੋਗ ਸਰਮਾਏਦਾਰਾ ਜਿਣਸ ਪੈਦਾਵਾਰ 
ਵਿੱਚ ਤਬਦੀਲ ਹੋ ਜਾਂਦੇ ਹਨ: 
ਜਿਵੇਂ ਜਿਵੇਂ ਸਰਮਾਏਦਾਰਾ ਪੈਦਾਵਾਰ 
ਵਿਕਸਤ ਹੁੰਦੀ ਹੈ, ਇਹ ਪੈਦਾਵਾਰ ਦੇ ਸਾਰੇ ਪੁਰਾਣੇ 
ਢੰਗਾਂ ਉੱਤੇ ਤਬਾਹਕਰੂ ਅਤੇ ਫੈਸਲਾਕੁੰਨ ਅਸਰ 
ਪਾਉਂਦੀ ਹੈ ਜਿਹੜੇ ਮੁੱਖ ਤੌਰ 'ਤੇ ਪੈਦਾਕਾਰ ਦੀਆਂ 
ਸਰਮਾਏਦਾਰਾ ਪੈਦਾਵਾਰ ਜਿੱਥੇ ਵੀ ਜੜ੍ਹ ਲਾਉਂਦੀ ਹੈ, 
ਇਹ ਜਿਣਸ ਪੈਦਾਵਾਰ ਦੇ ਉਹਨਾਂ ਸਾਰੇ ਰੂਪਾਂ ਨੂੰ ਤਬਾਹ 
ਕਰ ਦਿੰਦੀ ਹੈ ਜਿਹੜੇ ਪੈਦਾਕਾਰਾਂ ਦੇ ਖੁਦ-ਰਜ਼ਗਾਰ 
ਜਾਂ ਸਿਰਫ ਵਾਧੂ ਉਪਜਾਂ ਨੂੰ ਜਿਣਸਾਂ ਵਿੱਚ ਬਦਲਣ 
ਉੱਤੇ ਟਿਕੇ ਹੁੰਦੇ ਹਨ। ਸਰਮਾਏਦਾਰਾ ਪੈਦਾਵਾਰ ਸਭ 
ਤੋਂ ਪਹਿਲਾਂ ਜਿਣਸਾਂ ਦੀ ਪੈਦਾਵਾਰ ਨੂੰ ਆਮ ਵਰਤਾਰਾ 
ਬਣਾ ਦਿੰਦੀ ਹੈ, ਅਤੇ ਫਿਰ ਕਦਮ-ਦਰ-ਕਦਮ ਸਾਰੀ 
ਜਿਣਸ ਪੈਦਾਵਾਰ ਨੂੰ ਸਰਮਾਏਦਾਰਾ ਜਿਣਸ ਪੈਦਾਵਾਰ 
ਵਿੱਚ ਬਦਲ ਦਿੰਦੀ ਹੈ।(ਮਾਰਕਸ, ਸਰਮਾਇਆ, ਸੈਂਚੀ 
2, ਸਫ਼ਾ 34) 
ਇਸ ਲਈ ਇਹ ਸਰਮਾਏਦਾਰੀ ਦਾ ਯੁੱਗ ਹੈ ਜਿਸ 
ਜੋਬਨ ਉੱਤੇ ਆਉਂਦੀ ਹੈ ਅਤੇ ਸਮਾਜ ਦੀ ਸਮੁੱਚੀ ਬਣਤਰ ਦਾ 
ਇਨਕਲਾਬੀਕਰਨ ਕਰ ਦਿੰਦੀ ਹੈ: 
ਜਿਣਸਾਂ ਦੀ ਸਰਮਾਏਦਾਰਾ ਪੈਦਾਵਾਰ ਲੱਟ ਦਾ ਯੁੱਗ- 
ਬਦਲਾਊ ਢੰਗ ਬਣ ਗਈ ਹੈ, ਜੋ ਆਪਣੇ ਇਤਿਹਾਸਕ 
ਵਿਕਾਸ ਦੇ ਦੌਰਾਨ, ਕਿਰਤ-ਪ੍ਰਕਿਰਿਆ ਦੀ ਜਥੇਬੋਦੀ 
ਅਤੇ ਤਕਨੀਕ ਦੇ ਮਿਸਾਲੀ ਵਿਕਾਸ ਰਾਹੀਂ ਸਮਾਜ ਦੀ 
ਸਮੁੱਚੀ ਆਰਥਕ ਬਣਤਰ ਦਾ ਅਜਿਹਾ 
ਇਨਕਲਾਬੀਕਰਨ ਕਰਦੀ ਹੈ ਜੋ ਪਿਛਲੇ ਸਾਰੇ ਯੁੱਗਾਂ 
ਨੂੰ ਫਿੱਕਿਆਂ ਪਾ ਦਿੰਦਾ ਹੈ। (ਮਾਰਕਸ, ਸਰਮਾਇਆ, 
ਸੈਂਚੀ 2, ਸਫਾ 35) 


2. ਫੈਕਟਰੀ 

ਪੈਦਾਵਾਰ ਦਾ ਸਰਮਾਏਦਾਰ ਢੰਗ ਦਾ ਵਿਕਾਸ 
ਪੈਦਾਵਾਰੀ ਤਾਕਤਾਂ ਦੇ ਵਿਕਾਸ ਵਿੱਚ ਹੋਏ ਉਸ ਇਨਕਲਾਬ ਦੇ 
ਅਧਾਰ ਉੱਤੇ ਹੋਇਆ ਹੈ ਜਿਹੜਾ ਮਨੁੱਖ ਦੁਆਰਾ ਅੱਗ ਦੀ 
ਵਰਤੋਂ ਕਰ ਸਕਣ ਦੀ ਲੱਭਤ ਤੋਂ ਬਾਅਦ ਕੁਦਰਤ ਉੱਤੇ ਮਨੁੱਖ 
ਦੁਆਰਾ ਕਾਬੂ ਪਾਉਣ ਦੇ ਪਹਿਲਾਂ ਦੇ ਕਿਸੇ ਵੀ ਕਦਮ ਤੋਂ 
ਜ਼ਿਆਦਾ ਪ੍ਰਭਾਵਕਾਰੀ ਸੀ।ਮਸ਼ੀਨ ਇੱਕ ਅਜਿਹਾ ਸੈਦ ਹੈ ਜਿਹੜਾ 
ਮਨੁੱਖ ਦੀ ਸਮਰੱਥਾ ਤੋਂ ਬਹੁਤ ਜ਼ਿਆਦਾ ਗਤੀ ਤੇ ਦਰਸਤਗੀ 
ਨਾਲ ਕੰਮ ਕਰਦਾ ਹੈ ਅਤੇ ਮਨੁੱਖੀ ਊਰਜਾ ਦੀ ਬਹੁਤ ਘੱਟ ਜਾਂ 
ਇਸਦੀ ਉੱਕਾ ਹੀ ਵਰਤੋਂ ਕੀਤੇ ਬਿਨ੍ਹਾਂ ਕੈਮ ਕਰਦਾ ਹੈ ।ਪੈਦਾਵਾਰ 
ਵਿੱਚ ਭਾਫ਼ ਊਰਜਾ ਦੀ ਵਰਤੋਂ ਅਤੇ ਬਾਅਦ ਵਿੱਚ ਬਿਜਲਈ 


ਅਤੇ ਪ੍ਰਮਾਣੂ ਊਰਜਾ ਦੀ ਵਰਤੋਂ ਨੇ ਮਨੁੱਖ ਦੀ ਪੈਦਾਵਾਰ ਕਰਨ 
ਦੀ ਸਮਰੱਥਾ ਇਤਿਹਾਸ ਵਿੱਚ ਪਹਿਲੀ ਵਾਰ ਇਸ ਹੱਦ ਤੱਕ 
ਵਧਾ ਦਿੱਤੀ ਹੈ ਕਿ ਸਭਨਾਂ ਲਈ ਭਰਪੂਰਤਾ ਦੀ ਸੈਭਾਵਨਾ ਪੈਦਾ 
ਹੋਂ ਗਈ ਹੈ। ਇਹ ਅਸਲ ਵਿੱਚ ਸਰਮਾਏਦਾਰਾ ਢਾਂਚੇ ਦੀ 
ਇਤਿਹਾਸਕ ਪ੍ਰਾਪਤੀ ਹੈ ਕਿ ਇਸਨੇ ਪੈਦਾਵਾਰੀ ਤਾਕਤਾਂ ਨੂੰ ਇਨਾ 
ਵਿਕਸਤ ਕਰ ਦਿੱਤਾ ਹੈ ਕਿ ਇਹ ਖੁਦ ਹੀ ਉਹਨਾਂ ਦੇ ਅਗਲੇਰੇ 
ਵਿਕਾਸ ਦੇ ਰਾਹ ਵਿੱਚ ਅੜਿੱਕਾ ਬਣ ਗਿਆ ਹੈ। 
ਸਰਮਾਏਦਾਰਾ ਪੈਦਾਵਾਰ ਦੀ ਵਿਲੱਖਣ ਇਕਾਈ 
ਫੈਕਟਰੀ ਹੈ ਜਿਸ ਵਿੱਚ ਕਿਰਤ ਮਸ਼ੀਨੀਕ੍ਰਿਤ ਅਤੇ ਸਮੂਹਕ ਹੁੰਦੀ 
ਹੈ। ਫੈਕਟਰੀ ਤੋਂ ਪਹਿਲਾਂ ਮੈਨੂਫੇਕਚਰਿਗ ਹੁੰਦੀ ਸੀ ਜੋ ਆਪਣੀ 
ਵਾਰੀ ਦਸਤਕਾਰੀਆਂ ਤੋ ਵਿਕਸਤ ਹੋਈ ਸੀ। ਮੈਨੂਫੈਕਚਰਿਗ 
ਅਧੀਨ, ਬਹੁਤ ਸਾਰੇ ਦਸਤਕਾਰ ਜੋ ਪਹਿਲਾਂ ਅਜ਼ਾਦਾਨਾ ਰੂਪ 
ਵਿੱਚ ਕੈਮ ਕਰਦੇ ਸਨ, ਇੱਕ ਪੂਰੀ-ਸੂਰੀ ਉਪਜ ਨੂੰ ਪੈਦਾ ਕਰਨ 
ਲਈ ਸਹਿਕਾਰ ਕਰਨ ਖਾਤਰ ਇਕੱਠੇ ਕਰ ਦਿੱਤੇ ਜਾਂਦੇ ਹਨ। 
ਮਿਸਾਲ ਵਜੋਂ, ਮਿਸਤਰੀ, ਪਹੀਏ ਠੀਕ ਕਰਨ ਵਾਲਾ, ਸੋਫਾਸਾਜ 
ਹਨ ਜਾਂ ਫਿਰ ਇੱਕ ਹੋਰ ਉਦਾਹਰਨ ਲਈਏ, ਕਾਗਜ਼ ਦੀ 
ਮੈਨੂਫੈਕਚਰਿਗ ਵਿੱਚ, ਕੱਚਾ ਮਾਲ ਕਈ ਸਾਰੇ ਕਾਮਿਆਂ ਦੇ ਹੱਥਾਂ 
ਵਿੱਚੋਂ ਲੰਘਦਾ ਹੈ ਜਿਹਨਾਂ ਵਿੱਚੋਂ ਹਰ ਇੱਕ ਆਪਣੀ ਵਿਸ਼ੇਸ਼ 
ਕਿਰਤ ਇਸ ਕੈਮ ਵਿੱਚ ਲਾਉਂਦਾ ਹੈ। ਦੋਵਾਂ ਹੀ ਮਾਮਲਿਆਂ ਵਿੱਚ, 
ਬਹੁਤ ਸਾਰੇ ਵੱਖ-ਵੱਖ ਕਿਰਤੀ ਜਿਸ ਤਰ੍ਹਾਂ ਕਿ ਉਹ ਪਹਿਲਾਂ 
ਸਨ, ਇੱਕ ਸਮੂਹਕ ਕਿਰਤੀ ਵਜੋਂ ਇਕੱਠੇ ਹੁੰਦੇ ਹਨ। ਇਸ ਢੰਗ 
ਨਾਲ ਜਰੂਰੀ ਕਿਰਤ-ਸਮਾਂ ਘੱਟ ਜਾਂਦਾ ਹੈ, ਜਿਸਦੀ ਨਿਸਬਤ 
ਵਿੱਚ ਹੀ ਕਿਰਤ-ਸ਼ਕਤੀ ਦੀ ਕਦਰ ਵੀ ਘਟ ਜਾਂਦੀ ਹੈ: 
ਜਦੋਂ ਇਸ ਤਰ੍ਹਾਂ ਦੀ ਮੈਨੂਫੈਕਚਰ ਸਭ ਤੋਂ 
ਪਹਿਲਾਂ ਸ਼ੁਰੂ ਕੀਤੀ ਗਈ , ਉਸ ਸਮੇਂ ਇਸਨੇ ਖਿਡੀਆਂ 
ਦੇ ਵੱਖ-ਵੱਖ ਪੜਾਵਾਂ ਵਿੱਚ ਮੌਜੂਦ ਦੂਰੀਆਂ ਨੂੰ ਘੱਟ 
ਕੀਤਾ । ਇੱਕ ਪੜਾਅ ਤੋਂ ਦੂਜੇ ਪੜਾਅ 'ਚ ਜਾਣ ਵਿੱਚ 
ਲੱਗਦਾ ਸਮਾਂ-ਅਤਰਾਲ ਛੋਟਾ ਕੀਤਾ , ਨਾਲ਼ ਹੀ ਇਸ 
ਲਈ ਲੱਗਦੀ ਕਿਰਤ ਨੂੰ ਘੱਟ ਕੀਤਾ। ਦਸਤਕਾਰੀ ਦੇ 
ਮੁਕਾਬਲੇ ਪੈਦਾਵਾਰੀ ਤਾਕਤ ਵਧੀ ਅਤੇ ਇਹ ਵਾਧਾ 
ਮੈਨੂਫੇਕਚਰ ਦੇ ਸਹਿਕਾਰਤਾ ਵਾਲੇ ਖਾਸੇ ਕਾਰਨ ਸੀ। 
(ਮਾਰਕਸ, ਸਰਮਾਇਆ, ਸੈਂਚੀ 1, ਸਫਾ 344) 
ਦਰਜੇਵਾਰ ਵੰਡ ਦੇ ਨਾਲ-ਨਾਲ 
ਵੰਡ ਵੀ ਵਜੂਦ ਵਿੱਚ ਆਉਣੀ ਸ਼ੁਰੂ ਹੋ ਗਈ । 
ਪਿਛਲੇਰਿਆਂ ਲਈ ਸਿਖਲਾਈ ਦਾ ਸਮਾਂ ਬਿਲਕੁਲ 
ਹੀ ਖਤਮ ਹੋ ਜਾਂਦਾ ਹੈ, ਜਦਕਿ ਪਹਿਲਿਆਂ ਲਈ 
ਹੁਨਰਮੇਦ ਸ਼ਿਲਪੀ ਦੇ ਮੁਕਾਬਲੇ ਕੌਮ ਦੇ ਸਰਲੀਕਰਨ 
ਹੋ ਜਾਣ ਕਾਰਨ ਘਟ ਜਾਂਦਾ ਹੈ । ਦੋਹਾਂ ਹੀ ਮਾਮਲਿਆਂ 
ਵਿੱਚ ਕਿਰਤ-ਸ਼ਕਤੀ ਦੀ ਕਦਰ ਘਟ ਜਾਂਦੀ ਹੈ। 
(ਮਾਰਕਸ, ਸਰਮਾਇਆ, ਸੈਂਚੀ 1, ਸਫਾ 350) 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਜਨਵਰੀ 2014 ੨ 28 


5।। 58000 0800 5॥101। 0 ੬00੧ 


੧3101੧੧15006001ਗ1.60।। 


ਕਿਰਤ-ਸ਼ਕਤੀ ਦੀ ਕਦਰ ਵਿੱਚ ਕਮੀ ਦੇ ਨਾਲ ਹੀ 
ਵਾਫਰ ਕਦਰ ਵਿੱਚ ਵਾਧਾ ਹੰਦਾ ਹੈ: 
ਸਿਖਲਾਈ ਦੇ ਖਰਚਿਆਂ ਦੇ ਖਤਮ ਹੋਣ 
ਜਾਂ ਘੱਟ ਹੋਣ ਕਾਰਨ ਕਿਰਤ-ਸ਼ਕਤੀ ਵਿੱਚ ਆਈ 
ਕਮੀ ਦਾ ਅਰਥ ਸਰਮਾਏ ਲਈ ਲਾਹੇਵੈਦਾ ਸਿੱਧੇ ਤੌਰ 
`ਤੇ ਵਾਫਰ ਕਦਰ ਵਿੱਚ ਵਾਧੇ ਵਿੱਚ ਨਿੱਕਲਦਾ ਹੈ; 
ਕਿਉਂਕਿ ਹਰ ਉਹ ਚੀਜ ਜੋ ਕਿਰਤ-ਸ਼ਕਤੀ ਦੀ ਮੜ- 
ਪੈਦਾਵਾਰ ਲਈ ਜਰੂਰੀ ਕਿਰਤ-ਸਮੇਂ ਨੂੰ ਘੱਟ ਕਰਦੀ 
ਹੈ, ਵਾਫਰ ਕਦਰ ਵਿੱਚ ਵਾਧਾ ਕਰਦੀ ਹੈ ।(ਮਾਰਕਸ, 
ਸਰਮਾਇਆ, ਸੈਂਚੀ 1, ਸਫਾ 350) 
ਦਸਤਕਾਰ ਆਪਣੀ ਕਿਰਤ ਦਾ ਖੁਦ ਮਾਲਕ ਸੀ 
ਕਿਉਂਕਿ ਉਹ ਪੈਦਾਵਾਰ ਦੇ ਸੈਦਾਂ ਅਤੇ ਪੈਦਾਵਾਰ ਦੀਆਂ ਹਾਲਤਾਂ 
ਨੂੰ ਖੁਦ ਕੈਟਰੋਲ ਕਰਦਾ ਸੀ। ਇੱਕ ਫੈਕਟਰੀ ਮਜਦੂਰ ਦੀ ਹੈਸੀਅਤ 
ਵਿੱਚ, ਉਹ ਮਸ਼ੀਨ ਦਾ ਬੱਸ ਇੱਕ ਵਧਾਰਾ ਬਣਕੇ ਰਹਿ ਗਿਆ 
ਹ: 
ਦਸਤਕਾਰੀ ਅਤੇ ਮੈਨੂਫੈਕਚਰ ਵਿੱਚ ਕਾਮਾ 
ਸੰਦਾਂ ਦੀ ਵਰਤੋਂ ਕਰਦਾ ਹੈ; ਫੈਕਟਰੀ ਵਿੱਚ ਮਸ਼ੀਨ 
ਉਹਨੂੰ ਵਰਤਦੀ ਹੈ। ਉੱਥੇ ਕਿਰਤ ਦੇ ਸੈਦਾਂ ਦੀਆਂ 
ਹਰਕਤਾਂ ਉਸ ਸਦਕਾ ਸ਼ੁਰੂ ਹੈਦੀਆਂ ਹਨ, ਇੱਥੇ ਉਹਨੂੰ 
ਆਪ ਮਸ਼ੀਨ ਦੀਆਂ ਹਰਕਤਾਂ ਦਾ ਪਿੱਛਲੱਗ ਬਣਨਾ 
ਪੈਂਦਾ ਹੈ। ਮੈਨੂਫੈਕਚਰ ਵਿੱਚ ਕਾਮੇ ਇੱਕ ਜਿਉਂਦੀ- 
ਜਾਗਦੀ ਬਣਤਰ ਦੇ ਐਗ ਹੁੰਦੇ ਹਨ । ਫੈਕਟਰੀ ਵਿੱਚ 
ਹੈ ਅਤੇ ਕਾਮਾ ਇਹਦਾ ਸਿਰਫ ਇੱਕ ਜਿਉਂਦਾ- 
ਜਾਗਦਾ ਉਪ-ਐਗ ਬਣਕੇ ਰਹਿ ਜਾਂਦਾ ਹੈ... ਫੈਕਟਰੀ 
ਦਾ ਕੌਮ ਜਿੱਥੇ ਤੋਤੂ-ਪ੍ਰਣਾਲੀ ਨੂੰ ਬੇਹੱਦ ਥਕਾ ਮਾਰਦਾ 
ਹੈ, ਉੱਥੇ ਇਹਦੇ ਨਾਲ ਹੀ ਇਸ ਵਿੱਚ ਪੱਠਿਆਂ ਦੀ 
ਵੱਖ-ਵੱਖ ਢੈਗ ਨਾਲ ਵਰਤੋ' ਦੀ ਲੋੜ ਨਹੀਂ ਰਹਿੰਦੀ 
ਅਤੇ ਇਹ ਸਰੀਰਕ ਤੇ ਬੌਧਿਕ, ਦੋਵਾਂ ਕਿਸਮਾਂ ਦੀ 
ਸਰਗਰਮੀ ਵਿੱਚੋਂ ਅਜ਼ਾਦੀ ਦੀ ਹਰ ਕਣੀ ਨੂੰ ਖੋਹ ਲੈਂਦਾ 
ਹੈ। ਇਸ ਤਰ੍ਹਾਂ ਕਿਰਤ ਦਾ ਕੁਝ ਹੌਲੀ ਹੋਣਾ ਵੀ ਇੱਕ 
ਤਸੀਹਾ ਬਣ ਜਾਂਦਾ ਹੈ, ਕਿਉਂਕਿ ਮਸ਼ੀਨ ਕਾਮੇ ਨੂੰ 
ਅਜ਼ਾਦ ਨਹੀਂ ਕਰਦੀ ਸਗੋਂ ਕੈਮ ਦੀ ਸਾਰੀ ਦਿਲਚਸਪੀ 
ਖਤਮ ਕਰ ਦਿੰਦੀ ਹੈ। ਹਰ ਕਿਸਮ ਦੀ ਸਰਮਾਏਦਾਰਾ 
ਪੈਦਾਵਾਰ ਵਿੱਚ ਜਿਸ ਹੱਦ ਤੱਕ ਇਹ ਨਾ ਸਿਰਫ 
ਕਿਰਤ-ਅਮਲ ਹੁੰਦਾ ਹੈ ਸਗੋਂ ਵਾਫਰ ਕਦਰ ਪੈਦਾ ਕਰਨ 
ਦਾ ਅਮਲ ਵੀ ਹੁੰਦਾ ਹੈ, ਇਹ ਗੱਲ ਸਾਂਝੀ ਹੰਦੀ ਹੈ ਕਿ 
ਉਸ ਵਿੱਚ ਕਾਮਾ ਕਿਰਤ ਦੇ ਸੰਦਾਂ ਤੋਂ ਨਹੀਂ, ਸਗੋਂ 
ਕਿਰਤ ਦੇ ਸੈਦ ਕਾਮੇ ਤੋਂ ਕੈਮ ਲੈਂਦੇ ਹਨ। ਪਰ ਇਹ 
ਥਾਂ-ਬਦਲੀ ਪਹਿਲਾਂ-ਪਹਿਲ ਸਿਰਫ ਫੈਕਟਰੀ- 


ਦੌਰਾਨ ਸਰਮਾਏ ਦੀ ਸ਼ਕਲ ਵਿੱਚ, ਭਾਵ ਨਿਰਜਿੰਦ 
ਕਿਰਤ ਦੀ ਸ਼ਕਲ ਵਿੱਚ ਕਾਮੇ ਦੇ ਸਾਹਮਣੇ ਹੁੰਦਾ ਹੈ ਜੋ 
ਜਿਉਂਦੀ-ਜਾਗਦੀ ਕਿਰਤ-ਸ਼ਕਤੀ ਉੱਤੇ ਭਾਰੂ ਰਹਿੰਦੀ 
ਹੈ ਅਤੇ ਉਹਦਾ ਸਤ ਚੂਸ-ਚੂਸ ਕੇ ਕੱਢ ਲੈਂਦੀ ਹੈ। 
ਜਿਵੇਂ ਕਿ ਅਸੀਂ ਪਹਿਲਾਂ ਹੀ ਸਪੋਸ਼ਟ ਕਰ ਚੁੱਕੇ ਹਾਂ, 
ਹੱਥ ਦੀ ਕਿਰਤ ਨਾਲੋਂ ਪੈਦਾਵਾਰ ਦੀਆਂ ਬੌਧਿਕ 
ਸ਼ਕਤੀਆਂ ਵੱਖ ਕਰ ਦਿੱਤੇ ਜਾਣ ਦਾ ਅਤੇ ਇਹਨਾਂ 
ਸ਼ਕਤੀਆਂ ਨੂੰ ਕਿਰਤ ਉੱਤੇ ਸਰਮਾਏ ਦੇ ਦਾਬੇ ਵਿੱਚ 
ਬਦਲ ਦਿੱਤੇ ਜਾਣ ਦਾ ਅਮਲ ਔਤਮ ਤੌਰ 'ਤੇ 
ਆਧੁਨਿਕ ਸਨਅਤ ਰਾਹੀਂ ਪੂਰਨਤਾ ਹਾਸਲ ਕਰਦਾ ਹੈ 
ਜਿਹੜੀ ਮਸ਼ੀਨਰੀ ਦੇ ਅਧਾਰ ਉੱਤੇ ਖੜੀ ਕੀਤੀ ਜਾਂਦੀ 
ਹੈ।(ਮਾਰਕਸ, ਸਰਮਾਇਆ, ਸੈਂਚੀ 1, ਸਫਾ 422) 

ਇਹ ਦੋ ਕਾਰਕ - ਕਿਸਾਨਾਂ ਤੇ ਦਸਤਕਾਰਾਂ ਦਾ ਉਜਾੜਾ 


ਅਤੇ ਕਿਰਤ-ਅਮਲ ਦਾ ਮਸ਼ੀਨੀਕਰਨ - ਜੜ ਕੇ ਸਰਮਾਏਦਾਰ 
ਜਮਾਤ ਲਈ ਲਗਭਗ ਕਦੇ ਨਾ ਖਤਮ ਹੋਣ ਵਾਲੀ ਤੇ ਆਪਣੀ 
ਕਦਰ ਤੋਂ ਘੱਟ ਕੀਮਤ ਉੱਤੇ ਕਿਰਤ-ਸ਼ਕਤੀ ਦੀ ਸਪਲਾਈ 
ਯਕੀਨੀ ਬਣਾਉਂਦੇ ਹਨ: 


ਸਰਮਾਏਦਾਰਾ ਪੈਦਾਵਾਰ ਦੀ ਸਮੁੱਚੀ 
ਪ੍ਰਣਾਲੀ ਇਸ ਤੱਥ ਉੱਤੇ ਅਧਾਰਤ ਹੈ ਕਿ ਕਿਰਤੀ 
ਆਪਣੀ ਕਿਰਤ-ਸ਼ਕਤੀ ਨੂੰ ਇੱਕ ਜਿਣਸ ਦੇ ਰੂਪ ਵਿੱਚ 
ਵੇਚਦਾ ਹੈ। ਕਿਰਤ ਦੀ ਵੰਡ ਇਸ ਕਿਰਤ-ਸ਼ਕਤੀ ਨੂੰ 
ਇੱਕ ਖਾਸ ਸੈਦ ਤੋਂ ਕੌਮ ਲੈਣ ਦੀ ਹੁਨਰਮੋਦੀ ਤੱਕ 
ਛੁਟਿਆ ਕੇ ਇਹਨੂੰ ਵਿਸ਼ੇਸ਼ ਰੂਪ ਦੇ ਦਿੰਦੀ ਹੈ।ਜਿਉਂ ਹੀ 
ਇਸ ਸੈਦ ਤੋਂ ਕੌਮ ਲੈਣਾ ਇੱਕ ਮਸ਼ੀਨ ਦਾ ਕੈਮ ਬਣ 
ਜਾਂਦਾ ਹੈ, ਉਸ ਸਮੇਂ ਹੀ ਕਿਰਤੀ ਦੀ ਕਿਰਤ-ਸ਼ਕਤੀ 
ਦੀ ਵਰਤੋਂ-ਕਦਰ ਨਾਲ ਉਹਦੀ ਵਟਾਂਦਰੇ ਦੀ ਕਦਰ 
ਵੀ ਗਾਇਬ ਹੋ ਜਾਂਦੀ ਹੈ ।ਉਹਨਾਂ ਨੋਟਾਂ ਵਾਂਗ ਜਿਨ੍ਹਾਂ ਨੂੰ 
ਕਨੂੰਨ ਬਣਾ ਕੇ ਚੱਲਣਯੋਗ ਨਹੀਂ ਰਹਿਣ ਦਿੱਤਾ ਜਾਂਦਾ, 
ਇਹ ਕਿਰਤੀ ਵੀ ਹੁਣ ਵਿਕਣਯੋਗ ਨਹੀਂ ਰਹਿੰਦਾ ।ਇਸ 
ਤਰ੍ਹਾਂ ਮਸ਼ੀਨਰੀ ਮਜਦੂਰ ਜਮਾਤ ਦੇ ਇੱਕ ਹਿੱਸੇ ਨੂੰ ਫਾਲਤੂ 
ਬਣਾ ਦਿੰਦੀ ਹੈ, ਅਰਥਾਤ ਜਿਸ ਹਿੱਸੇ ਦੀ ਸਰਮਾਏ ਦੇ 
ਸਵੈ-ਪਸਾਰ ਲਈ ਹੁਣ ਫੌਰੀ ਲੋੜ ਨਹੀਂ ਰਹਿੰਦੀ, ਉਹ 
ਜਾਂ ਤਾਂ ਮਸ਼ੀਨਰੀ ਨਾਲ ਪੁਰਾਣੀਆਂ ਦਸਤਕਾਰੀਆਂ ਦੇ 
ਮੈਨੂਫੈਕਚਰਿਗ ਦੇ ਨਾਬਰਾਬਰੀ ਵਾਲੇ ਮੁਕਾਬਲੇ ਵਿੱਚ 
ਮਾਰ ਖਾ ਕੇ ਨਸ਼ਟ ਹੋ ਜਾਂਦਾ ਹੈ ਤੇ ਜਾਂ ਫਿਰ ਸਨਅਤ 
ਦੀਆਂ ਉਹਨਾਂ ਸ਼ਾਖਾਵਾਂ ਵਿੱਚ ਹੜ੍ਹ ਦੇ ਪਾਣੀ ਵਾਂਗ 
ਭਰ ਜਾਂਦਾ ਹੈ ਜਿੰਨ੍ਹਾਂ ਤੱਕ ਉਹਦੀ ਪਹੁੰਚ ਵਧੇਰੇ ਸੌਖੇਰੀ 
ਹੋ ਸਕਦੀ ਹੋਵੇ । (ਮਾਰਕਸ, ਸਰਮਾਇਆ, ਸੈੱਚੀ 1 , 
ਸਫਾ 431) 
ਉਹਨਾਂ ਹਾਲਤਾਂ ਦੀ ਪੂਰੀ ਭਿਆਨਕ ਤਸਵੀਰ ਜਿਹਨਾਂ 


ਪ੍ਰਣਾਲੀ ਵਿੱਚ ਹੀ ਤਕਨੀਕੀ ਅਤੇ ਪ੍ਰਤੱਖ ਅਸਲੀਅਤ ਵਿੱਚ ਅਗਰੇਜ ਪ੍ਰਲੇਤਾਰੀ ਪੈਦਾ ਹੋਇਆ, ਮਾਰਕਸ ਦੀ ਕਿਰਤ 
ਬਣਦੀ ਹੈ। ਇੱਕ ਸਵੈਚਾਲਤ ਯੋਤਰ ਵਿੱਚ ਬਦਲ _ਸ਼ਰਆ/ਇਆ ਵਿੱਚ ਪੜ੍ਹੀ ਜਾ ਸਕਦੀ ਹੈ। ਹੌਲੀ-ਹੌਲੀ ਅਤੇ 
ਜਾਣ ਦੇ ਨਤੀਜੇ ਵਜੋਂ ਕਿਰਤ ਦਾ ਸੈਦ ਕਿਰਤ-ਅਮਲ _ ਦੁਖਦਾਈ ਢੰਗ ਨਾਲ ਕਿਰਤੀਆਂ ਨੇ ਲੜਨਾ ਸਿੱਖਿਆ।ਫੈਕਟਰੀ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਜਨਵਰੀ 2014 ੨ 29 


5।। 58000 0800 5॥10। 0 ੬00੧ 


(3101੧੧150016001ਗ1.60।। 


ਮਾਲਕ ਭਾਵੇਂ “ਕਿਰਤ ਦੀ ਅਜ਼ਾਦੀ ? ਦੇ ਨਾਂ ਹੇਠ ਅਜਿਹੇ ਤੱਤਾਂ 
ਦਾ ਵਿਰੋਧ ਕਰਦੇ ਰਹੇ, ਪਰ ਫਿਰ ਵੀ ਉਹਨਾਂ ਨੂੰ ਲੁੱਟ ਦੀ ਦਰ 
ਉੱਤੇ ਕੁਝ ਰੋਕਾਂ ਲਗਾਉਣ ਲਈ ਝੁਕਣਾ ਪਿਆ, ਮਿਸਾਲ ਵਜੋਂ, 
ਬੱਚਿਆਂ ਦੀ ਕਿਰਤ ਵਰਤਣ ਅਤੇ ਕੰਮ-ਦਿਹਾੜੀ ਦੇ ਮਾਮਲੇ 
ਵਿੱਚ: 
ਕੌਮ-ਦਿਹਾੜੀ ਨੂੰ ਨਿਯਮਿਤ ਕਰਨ ਦਾ ਇਤਿਹਾਸ, 
ਦੀਆਂ ਕੋਸ਼ਿਸ਼ਾਂ ਕਿਸੇ ਕਿਸਮ ਦੇ ਸ਼ੱਕ ਦੀ ਗੁੰਜਾਇਸ਼ 
ਤੋਂ ਪਰ੍ਹੇ ਇਹ ਸਿੱਧ ਕਰਦੀਆਂ ਹਨ ਕਿ ਇੱਕ 
ਨਿੱਖੜਿਆ ਕਿਰਤੀ, ਆਪਣੀ ਕਿਰਤ-ਸ਼ਕਤੀ ਦੇ 
ਇੱਕ “ਅਜ਼ਾਦ” ਵਿਕਰੇਤਾ ਵਜੋਂ ਕਿਰਤੀ, ਸਰਮਾਏਦਾਰਾ 
ਪੈਦਾਵਾਰ ਦੇ ਇੱਕ ਖਾਸ ਸਟੇਜ ਤੱਕ ਵਿਕਸਤ ਹੋਣ 
ਤੋਂ ਬਾਅਦ ਬਿਨ੍ਹਾਂ ਕੋਈ ਟਾਕਰਾ ਕੀਤੇ ਢਹਿ ਜਾਂਦਾ ਹੈ। 
ਇੱਕ ਆਮ ਕੰਮ-ਦਿਹਾੜੀ ਦਾ ਵਜੂਦ ਵਿੱਚ ਆਉਣਾ, 
ਇਸ ਲਈ, ਵੱਧ ਜਾਂ ਘੱਟ ਖਿਡੀ ਹੋਈ, ਸਰਮਾਏਦਾਰ 
ਜਮਾਤ ਅਤੇ ਮਜਦੂਰ ਜਮਾਤ ਵਿਚਾਲੇ ਚੱਲਦੀ ਇੱਕ 
ਲਮਕਵੀਂ ਘਰੇਲੂ ਜੋਗ ਦਾ ਸਿੱਟਾ ਹੈ। ਕਿਉਂਕਿ ਇਹ 
ਮੁਕਾਬਲਾ ਆਧੁਨਿਕ ਸਨਅਤ ਦੇ ਅਖਾੜੇ ਵਿੱਚ ਹੁੰਦਾ 
ਹੈ, ਇਸ ਲਈ ਇਹ ਸਭ ਤੋ' ਪਹਿਲਾਂ ਸਨਅਤ ਦੇ ਘਰ 
ਇੰਗਲੈਂਡ ਵਿੱਚ ਫੱਟ ਉੱਠਦਾ ਹੈ। ਐਗਰੇਜ ਫੈਕਟਰੀ- 
ਮਜਦੂਰ ਨਾ ਸਿਰਫ ਇੰਗਲੈਂਡ ਵਿੱਚ ਹੀ, ਸਗੋਂ ਸਮੁੱਚੇ 
ਤੌਰ 'ਤੇ ਮੋਹਰੀ ਜਮਾਤ ਦੇ ਆਗੂ ਸਨ, ਬਿਲਕੁਲ ਉਵੇਂ 
ਹੀ ਜਿਵੇਂ ਉਹਦੇ ਸਿਧਾਂਤਕਾਰਾਂ ਨੇ ਵੀ ਸਰਮਾਏ ਦੇ 
ਸਿਧਾਂਤ ਨੂੰ ਸਭ ਤੋਂ ਪਹਿਲਾਂ ਚੁਣੌਤੀ ਦਿੱਤੀ। 
ਜੇ ਅੱਜ ਸਰਮਾਏਦਾਰਾ ਲੱਟ ਦੇ ਬਹੁਤ ਘਿਨਾਉਣੇ 
ਰੂਪ ਪੱਛਮੀ ਯੂਰਪ ਵਿੱਚ ਨਹੀਂ ਮਿਲਦੇ, ਤਾਂ ਇਹ ਪੂਰੀ ਤਰ੍ਹਾਂ 
ਉਸ ਖਿਲਾਫ ਟਰੇਡ ਯੂਨੀਅਨਾਂ ਦੁਆਰਾ ਲੜੀ ਗਈ 'ਘਰੇਲੂ 
ਜੋਗ” ਕਾਰਨ ਹੈ, ਜਿਹੜੀ ਸਭ ਤੋਂ ਪਹਿਲਾਂ ਕਨੂੰਨ ਦਾ ਵਿਰੋਧ 
ਕਰਨ ਦੇ ਰੂਪ ਵਿੱਚ ਲੜੀ ਗਈ। ਇਹ ਘਿਨਾਉਣਾਪਣ 
ਬਸਤੀਆਂ, ਖਾਸ ਕਰਕੇ ਅਫਰੀਕਾ ਵਿੱਚ, ਅੱਜ ਵੀ ਜਾਰੀ ਹੈ 
ਜਿੱਥੇ ਗੋਰਿਆਂ ਕੋਲ ਤਾਕਤ ਹੈ। ਕਬਜ਼ੇ ਵਿੱਚ ਕੀਤੀਆਂ 
ਬਸਤੀਆਂ ਦੇ ਲੋਕਾਂ ਨਾਲ ਵਰਤਣ ਸਮੇਂ ਯੂਰਪੀ ਬਸਤੀਵਾਦੀਆਂ 
ਦਾ ਰਿਕਾਰਡ ਇੱਕ ਯਕੀਨੋਂ-ਬਾਹਰੀ ਬਰਬਰਤਾ ਨਾਲ ਭਰਿਆ 
ਪਿਆ ਹੈ: 
ਬੁਰਜੂਆ ਸੱਭਿਅਤਾ ਦਾ ਬੇਅੰਤ 
ਦੋਗਲਾਪਣ ਅਤੇ ਵਜੂਦਸਮੋਈ ਬਰਬਰਤਾ ਦਾ ਮਖੌਟਾ 
ਉਸ ਸਮੇਂ ਸਾਡੀਆਂ ਅੱਖਾਂ ਸਾਹਮਣੇ ਉੱਤਰ ਜਾਂਦਾ ਹੈ 
ਜਦੋਂ ਅਸੀਂ ਇਸ ਦੇ ਘਰ ਨੂੰ ਛੱਡ ਕੇ ਜਿੱਥੇ ਇਹ 
ਸਤਿਕਾਰਯੋਗ ਰੂਪ ਧਾਰੀ ਰੱਖਦੀ ਹੈ, ਬਸਤੀਆਂ ਵੱਲ 
ਰੁਖ ਕਰਦੇ ਹਾਂ ਜਿੱਥੇ ਇਹ ਇਕਦਮ ਨੰਗੀ ਹੋ ਜਾਂਦੀ ਹੈ। 
(ਮਾਰਕਸ-ਏਂਗਲਜ ਚੋਣਵੀਆਂ ਲਿਖਤਾਂ, ਸੈਂਚੀ 1 ,ਸਫਾ 
498) ੪ 


(ਪੰਨਾ 13 ਦਾ ਬਾਕੀ) 


ਨੂੰ ਔਗੇ ਵਧਾਉਂਦੇ ਹੋਏ ਮਜ਼ਦੂਰ ਤਾਨਾਸ਼ਾਹੀ ਦੀ ਬੁਨਿਆਦੀ 
ਧਾਰਨਾ ਨੂੰ “ਸੋਧ” ਰਹੇ ਸਨ, ਉਸ ਸਮੇਂ ਵੀ ਕਿਰਨ ਵੈਦਯ ਵੱਲੋਂ 
ਵਿਰੋਧ ਤਿੱਖਾ ਨਹੀਂ ਸੀ । ਵਿਰੋਧ ਸਭ ਤੋਂ ਵੱਧ ਤਿੱਖਾ ਹੋ ਕੇ 'ਲੋਕਾਂ 
ਦੀ ਜਮਹੂਰੀਅਤ” ਬਨਾਮ 'ਸੈਘੀ ਜਮਹੂਰੀਅਤ” ਦੀ ਬਹਿਸ ਦੌਰਾਨ 
ਸਾਹਮਣੇ ਆਇਆ ਅਤੇ ਉਸ ਨੂੰ ਵੀ ਕਿਰਨ ਵੈਦਯ ਨੇ ਸਮਝੌਤਾ 
ਫਾਰਮੂਲੇ ਤਹਿਤ ਹੌਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਧੜੇ ਦੀ 
ਪਹੁੰਚ ਬੁਨਿਆਦੀ ਵਿਚਾਰਧਾਰਕ ਮਸਿਲਆਂ ਨੂੰ ਵੀ ਮੁਖ ਤੌਰ 'ਤੇ 
“ਜੱਥੇਬੰਦੀ ਨੂੰ ਕਮਾਂਡ ਵਿੱਚ ਰੌਖਣ” ਦੇ ਨਜ਼ਰੀਏ ਤੋਂ ਹੌਲ ਕਰਨ 
ਦਾ ਰਿਹਾ ।ਅਜੇ ਵੀ ਇਹ ਸਪੋਸ਼ਟ ਨਹੀਂ ਹੈ ਕਿ ਇਸ ਮੁੜ-ਗਠਿਤ 
ਪਾਰਟੀ ਦੀ ਯੌਂਧਨੀਤੀ ਅਤੇ ਕਾਰਜ-ਯੋਜਨਾ ਕੀ ਹੈ ? 
ਹਾਲਤਾਂ ਵਿੱਚ, ਨੇਪਾਲ ਦਾ ਲੋਕ ਜਮਹੂਰੀ ਇਨਕਲਾਬ ਦਾ ਰਾਹ 
ਪਹਿਲਾਂ ਹੀ ਲੰਮਾ ਅਤੇ ਔਖਾ ਸੀ। ਸ਼ੁਰੂਆਤੀ ਦੌਰ ਦੀਆਂ 
ਵਿਚਾਰਧਾਰਕ ਰੂਪ ਵਿੱਚ ਕਮਜ਼ੋਰ ਪਾਰਟੀ ਨੇ ਲਮਕਵੇਂ ਲੋਕ ਯੁਂਧ 
ਦੇ ਲੰਮੇ ਰਸਤੇ ਨੂੰ ਛੋਟਾ ਕਰਨ ਦੀ ਗਲਤੀ ਕੀਤੀ ਅਤੇ ਇਸ 
ਵਿੱਚ ਉੱਤਰਕੇ ਸੈਸਦੀ ਭਰਮਾਂ ਦਾ ਸ਼ਿਕਾਰ ਹੋ ਗਈ । ਕਿਹਾ ਜਾ 
ਸਕਦਾ ਹੈ ਕਿ ਸਾਮਰਾਜਵਾਦੀ ਤਾਕਤਾਂ, ਭਾਰਤੀ ਗਲਬਾਵਾਦੀਆਂ 
ਅਤੇ ਸਬਰ ਨਾਲ ਖੇਡੀ ਅਤੇ ਜ਼ਬਰ ਦੀ ਥਾਂ ਮਜ਼ਦੂਰ ਇਨਕਲਾਬ 
ਦੀ ਹਿਰਾਵਲ ਤਾਕਤ ਦੀਆਂ ਕਮਜ਼ੋਰੀਆਂ ਦਾ ਲਾਭ ਉਠਾ ਕੇ 
ਕੀਤੀ । 

ਨੇਪਾਲੀ ਲੋਕ ਅਤੇ ਕਮਿਉਨਿਸਟ ਸਫ਼ਾਂ ਵਿੱਚ ਔਜ 
ਨਿਰਾਸ਼ਾ ਫੈਲੀ ਹੋਈ ਹੈ। ਪਰ ਮੁਕਤੀ ਦੀਆਂ ਅਕਾਂਖਿਆਵਾਂ ਅਜੇ 
ਮਰੀਆਂ ਨਹੀਂ ਹਨ। ਮਰ ਵੀ ਨਹੀਂ ਸਕਦੀਆਂ। ਅਜੇ ਵੀ ਵੌਖ- 
ਮੌਜੂਦ ਹਨ । ਜ਼ਰੂਰਤ ਹੈ ਇੰਕ ਅਜਿਹੀ ਲੀਡਰਸ਼ਿਪ ਦੀ, ਜਿਸ 
ਵਿੱਚ ਬੀਤੇ ਸਮੇਂ ਦੇ ਇਤਿਹਾਸ ਦਾ ਹਿੰਮਤ ਨਾਲ ਨਿਚੋੜ ਕੌਢਣ 
ਅਤੇ ਸਫਾਂ ਸਾਹਮਣੇ ਰੌਖਣ ਦੀ ਹਿੰਮਤ ਹੋਵੇ, ਜੋ ਨੇਪਾਲੀ 
ਇਨਕਲਾਬ ਨੂੰ ਮੁੜ-ਜੌਥੇਬਦ ਕਰਨ ਦੀ ਇੰਕ ਸਪੋਸ਼ਟ ਕਾਰਜ- 
ਯੋਜਨਾ ਪੇਸ਼ ਕਰ ਸਕੇ, ਜੋ ਨਵੇਂ ਸਿਰੇ ਤੋਂ ਬਾਲਸ਼ਵਿਕ ਸਾਂਚੇ- 
ਢਾਂਚੇ ਵਿੱਚ ਢਲੀ, ਵਿਚਾਰਧਾਰਕ ਪੌਖ 'ਤੇ ਸਭ ਤੋਂ ਵਧ ਜੋਰ ਦੇਣ 
ਵਾਲੀ ਪਾਰਟੀ ਦੀ ਮੁੜ-ਉਸਾਰੀ ਦੀ ਬੇਹੋਦ ਔਖੀ ਕੋਸ਼ਿਸ਼ ਵਿੰਚ 
ਲੋਗ ਜਾਣ ਦੀ ਹਿੰਮਤ ਰਖਦੀ ਹੋਵੇ। 

ਇੱਕ ਨਵੀ ਸ਼ੁਰੂਆਤ ਕਾਫ਼ੀ ਪਿੱਛੇ ਮੁੜ ਕੇ ਕਰਨੀ 
ਹੋਵੇਗੀ। ਇਸਦੇ ਲਈ ਧਾਰਾ ਵਿਰੋਧ ਤੈਰਨ ਦੀ ਹਿੰਮਤ ਰੋਖਣ 
ਵਾਲੀ ਇੰਕ ਅਸਲ ਮਾਓਵਾਦੀ ਲੀਡਰਸ਼ਿਪ ਦੀ ਜ਼ਰੂਰਤ 
ਹੋਵੇਗੀ।੪ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਜਨਵਰੀ 2014 % 30 


5।। 58000 0800 5॥10। 0 €00॥ 


੧3101੧150016001ਗ1.60।। 


ਬੈਦਾਦਾਰ ਅਤੇ ਖਪਤ 


# ਜਾਰਜ ਬਾਸ 


ਪੈਦਾਵਾਰ ਅਤੇ ਖਪਤ 
ਸਰਮਾਏਦਾਰਾ ਸਮਾਜ ਦੀ ਬੁਨਿਆਦੀ ਵਿਰੋਧਤਾਈ 
ਪੈਦਾਵਾਰ ਦੇ ਸਮਾਜਿਕ ਖਾਸੇ ਅਤੇ ਮਾਲਕੀ ਦੇ ਨਿੱਜੀ ਖਾਸੇ 
ਵਿਚਾਲੇ ਵਿਰੋਧਤਾਈ ਹੈ।ਇਹ ਸਰਮਾਏਦਾਰ ਜਮਾਤ ਅਤੇ ਪ੍ਰੇਲੇਤਾਰੀ 
ਵਿਚਾਲੇ ਵਿਰੋਧਤਾ ਅਤੇ ਮਜ਼ਦੂਰਾਂ ਦੁਆਰਾ ਪੈਦਾ ਕੀਤੀ ਵਾਫਰ 
ਕਦਰ ਹਥਿਆਉਣ ਲਈ ਸਰਮਾਏਦਾਰਾਂ ਵਿਚਾਲੇ ਆਪਸੀ 
ਮੁਕਾਬਲੇ ਦੇ ਰੂਪ ਵਿੱਚ ਪ੍ਰਗਟ ਹੈਦੀ ਹੈ। 
ਵਰਤੋਂ-ਕਦਰ ਦੀ ਪੈਦਾਵਾਰ ਉੱਤੇ ਟਿਕੇ ਮੁੱਢਲੇ ਸਮਾਜਾਂ 
ਜਾਂਦੀਆਂ ਸਨ, ਜਿਹੜੇ ਉਹਨਾਂ ਨੂੰ ਆਪੇ ਵਿੱਚ ਵੰਡ ਲੈਂਦੇ ਸਨ। 
ਪੈਦਾਵਾਰ, ਵੰਡ ਅਤੇ ਖਪਤ ਸਚੇਤਨ ਰੂਪ ਵਿੱਚ ਕੰਟਰੋਲ ਕੀਤੀ 
ਜਾਂਦੀ ਇੱਕ ਅਰੁੱਕ ਪ੍ਰਕਿਰਿਆ ਦੇ ਅਨਿੱਖੜਵੇਂ ਪੜਾਅ ਹਨ। 
ਸਕਦਾ ਹੈ ਪਰ ਪੈਦਾਕਾਰਾਂ ਨੂੰ ਅਗਿਆਤ ਸਮਾਜਿਕ ਕਾਰਕਾਂ 
ਦੁਆਰਾ ਨਹੀਂ । 
ਵਟਾਂਦਰੇ ਲਈ ਪੈਦਾਵਾਰ ਦੇ ਵਿਕਾਸ ਨਾਲ ਪੈਦਾਵਾਰ 
ਅਤੇ ਖਪਤ ਵਿਚਾਲੇ ਸਬੈਧ ਮੋਡੀ ਦੇ ਉਹਲੇ ਲੁਕ ਗਿਆ। 
ਜਦ ਤੱਕ ਉਹ ਆਰਥਕ ਮੋਦੀ ਰਾਹੀਂ ਖੁਦ ਨੂੰ ਠੀਕ ਨਾ ਕਰ ਲੈਣ 
ਜਿਹੜੀ ਪੈਦਾਵਾਰ ਉੱਤੇ ਕੁਦਰਤੀ ਆਫਤਾ ਦੇ ਅੰਨ੍ਹੇ ਜ਼ੋਰ ਨਾਲ 
ਆ ਡਿੱਗਦੀ ਹੈ: 
ਬਣੇ ਰਹਿਣ ਵਾਲੇ ਅਸਥਿਰਤਾ ਵਾਲੇ ਸਬੋਧਾਂ 
ਦਰਮਿਆਨ, ਉਹਨਾਂ ਦੀ ਪੈਦਾਵਾਰ ਲਈ ਸਮਾਜਿਕ 
ਤੌਰ 'ਤੇ ਜਰੂਰੀ ਕਿਰਤ-ਸਮਾਂ ਆਪਣੇ-ਆਪ ਨੂੰ ਇੱਕ 
ਅਰੱਕ ਕੁਦਰਤੀ ਨਿਯਮ ਵਾਂਗੂ ਪ੍ਰਗਟ ਕਰਦਾ ਹੈ।ਜਿਸ 
ਤਰ੍ਹਾਂ ਗਰੂਤਾ ਨਿਯਮ ਆਪਣੇ-ਆਪ ਨੂੰ ਪ੍ਰਗਟ ਕਰਦਾ 
ਹੈ ਜਦੋਂ ਤੁਹਾਡੇ ਕੇਨਾਂ ਕੋਲ ਕੋਈ ਘਰ ਡਿੱਗਦਾ ਹੈ। 
(ਮਾਰਕਸ, ਸਰਮਾਇਆ, ਸੈਂਚੀ 1, ਸਫਾ 75) 
ਅਜਿਹੇ ਮੇਦੇ ਜਿਣਸ ਪੈਦਾਵਾਰ ਦੇ ਸਾਰੇ ਪੜਾਵਾਂ ਦੌਰਾਨ 
ਆਉਂਦੇ ਹਨ, ਪਰ ਸਰਮਾਏਦਾਰੀ ਅਧੀਨ ਉਹ ਆਪਣੇ ਸਿਖਰ 
ਉੱਤੇ ਪਹੇਚ ਜਾਂਦੇ ਹਨ। ਪੈਦਾਵਾਰ ਦੇ ਸਮਾਜਿਕ ਖਾਸੇ ਅਤੇ ਮਾਲਕੀ 
ਦੇ ਨਿੱਜੀ ਖਾਸੇ ਵਿਚਾਲੇ ਵਿਰੋਧਤਾਈ ਹੁਣ ਫੈਕਟਰੀ, ਜਿੱਥੇ ਪੈਦਾਵਾਰ 
ਦੀ ਯੋਜਨਾ ਤਿਆਰ ਹੈਦੀ ਹੈ ਤੇ ਇੱਕ ਕੇਂਦਰੀ ਅਧਿਕਰਣ ਥੱਲੇ 
ਜਥੇਬੇਦ ਹੈਦੀ ਹੈ ਅਤੇ ਮੈਡੀ ਜਿੱਥੇ ਖਰੀਦਦਾਰ ਅਤੇ ਵਿਕਰੇਤਾ 
ਆਪਣੇ ਵੱਸੋਂ ਬਾਹਰੀਆਂ ਆਰਥਕ ਤਾਕਤਾਂ ਦੇ ਤਰਸ ਦੇ ਪਾਤਰ 
ਹੈਦੇ ਹਨ, ਵਿਚਾਲੇ ਵਿਰੋਧਤਾਈ ਵਜੋਂ ਸਾਹਮਣੇ ਆਉਂਦੀ ਹੈ: 


ਜਿਣਸ ਪੈਦਾਵਾਰ ਉੱਤੇ ਟਿਕੇ ਹੋਏ ਹਰੇਕ 
ਸਮਾਜ ਦੀ ਇਹ ਖਾਸੀਅਤ ਹੁੰਦੀ ਹੈ ਕਿ ਇਸ ਵਿੱਚ 
ਗਵਾ ਬਹਿੰਦੇ ਹਨ। ਹਰ ਕੋਈ ਪੈਦਾਵਾਰ ਦੇ ਉਹਨਾਂ 
ਸਾਧਨਾਂ ਦੀ ਵਰਤੋਂ ਕਰਕੇ ਜਿਹੜੇ ਉਸ ਕੋਲ ਹੈਦੇ ਹਨ 
ਅਤੇ ਵਟਾਂਦਰੇ ਦੇ ਮਾਧਿਅਮ ਰਾਹੀਂ ਆਪਣੀਆਂ ਲੋੜਾਂ 
ਪੂਰੀਆਂ ਕਰਨ ਵਾਸਤੇ ਖੁਦ ਲਈ ਪੈਦਾਵਾਰ ਕਰਦਾ 
ਹੈ। ਕੋਈ ਨਹੀਂ ਜਾਣਦਾ ਹੈਦਾ ਕਿ ਉਸ ਵੱਲੋਂ ਪੈਦਾ 
ਕੀਤੀ ਜਾਣ ਵਾਲੀ ਚੀਜ਼ ਦੀ ਕਿੰਨੀ ਮਾਤਰਾ ਮੋਡੀ 
ਵਿੱਚ ਆਵੇਗੀ ਜਾਂ ਫਿਰ ਮੈਡੀ ਵਿੱਚ ਇਸ ਦੀ ਕਿੰਨੀ 
ਕੁ ਮਗ ਹੋਵੇਗੀ; ਕੋਈ ਨਹੀਂ ਜਾਣਦਾ ਹੁੰਦਾ ਕਿ ਉਸ 
ਵੱਲੋਂ ਪੈਦਾ ਕੀਤੀ ਗਈ ਉਪਜ ਆਪਣੀ ਅਸਲ ਲੋੜ 
ਪੂਰੀ ਕਰਨ ਦੇ ਕੰਮ ਆਵੇਗੀ ਜਾਂ ਨਹੀਂ, ਕਿ ਉਹ 
ਆਪਣੀਆਂ ਲਾਗਤਾਂ ਵੀ ਪੂਰੀਆਂ ਕਰ ਪਾਵੇਗਾ ਕਿ 
ਨਹੀਂ ਜਾਂ ਫਿਰ ਉਹ ਇਸਨੂੰ ਵੇਚਣ ਵਿੱਚ ਵੀ ਕਾਮਯਾਬ 
ਹੋ ਸਕੇਗਾ ਜਾਂ ਨਹੀਂ। ਸਮਾਜਿਕ ਪੈਦਾਵਾਰ ਵਿੱਚ 
ਅਰਾਜਕਤਾ ਛਾਈ ਰਹਿੰਦੀ ਹੈ। ਪ੍ਰੰਤੂ ਜਿਣਸ ਪੈਦਾਵਾਰ 
ਦੇ ਵੀ ਬਾਕੀ ਹੋਰਨਾਂ ਪੈਦਾਵਾਰੀ ਢੰਗਾਂ ਵਾਂਗ ਆਪਣੇ 
ਨਿਯਮ ਹਨ ਜਿਹੜੇ ਇਸਦੇ ਵਜੂਦ ਵਿੱਚ ਸਮੇਏ ਹੁੰਦੇ 
ਹਨ ਅਤੇ ਇਸ ਤੋਂ ਵੱਖਰੇ ਨਹੀਂ ਕੀਤੇ ਜਾ ਸਕਦੇ ਅਤੇ 
ਇਹ ਨਿਯਮ ਅਰਾਜਕਤਾ ਦੇ ਬਾਵਜੂਦ, ਅਰਾਜਕਤਾ 
ਦੇ ਵਿੱਚ ਹੀ ਅਤੇ ਅਰਾਜਕਤਾ ਦੇ ਰਾਹੀਂ ਹੀ ਖੁਦ ਨੂੰ 
ਲਾਗੂ ਕਰਦੇ ਹਨ ।(ਏਂਗਲਜ, ਡਿਹੂਰਿਗ ਵਿਰੁੱਧ, ਸਫਾ 
499; ਹੋਰ ਦੇਖੋ, ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 
5, ਸਫਾ 90) 

ਪੈਦਾਵਾਰ ਦੇ ਸਰਮਾਏਦਾਰਾ ਢੰਗ ਨੇ ਜਿਸ 
ਮੁੱਖ ਤਰੀਕੇ ਨਾਲ ਸਮਾਜਿਕ ਪੈਦਾਵਾਰ ਦੀ 
ਅਰਾਜਕਤਾ ਨੂੰ ਹੋਰ ਵਧਾਇਆ ਹੈ ਉਹ ਅਰਾਜਕਤਾ 
ਦਾ ਐਨ ਉਲਟ ਹੈ - ਭਾਵ ਸਮਾਜਿਕ ਤੌਰ 'ਤੇ 
ਪੈਦਾਵਾਰ ਨੂੰ ਹਰੇਕ ਵਿਅਕਤੀਗਤ ਪੈਦਾਵਾਰ ਇਕਾਈ 
ਸਮਾਜਿਕ ਪੈਦਾਵਾਰ ਅਤੇ ਸਰਮਾਏਦਾਰਾ ਨਮਿੱਤਣ 
ਵਿੱਚ ਵਿਰੋਧਤਾਈ ਵਿਅਕਤੀਗਤ ਫੈਕਟਰੀ ਵਿੱਚ 
ਪੈਦਾਵਾਰ ਦੇ ਜਥੇਬਦ ਹੋਣ ਅਤੇ ਸਮਾਜ ਦੇ ਪੈਮਾਨੇ 'ਤੇ 
ਪੈਦਾਵਾਰ ਵਿੱਚ ਅਰਾਜਕਤਾ ਫੈਲੇ ਹੋਣ ਵਿਚਾਲੇ 
ਵਿਰੋਧਾਤਾਈ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ। 
(ਏਂਗਲਜ, ਡਿਹੂਰਿਗ ਵਿਰੁੱਧ, ਸਫਾ 300-01) 


ਇਹ ਨਿਯਮ ਕੀ ਹਨ ਜਿਹੜੇ ਖੁਦ ਨੂੰ ਸਰਮਾਏਦਾਰਾ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਫਰਵਰੀ 2014 % 1 


5।। 58000 0800 5॥101। 0 ੬00੧ 


੧3101੧੧150016001ਗ1.60।। 


ਪੈਦਾਵਾਰ ਦੀ ਅਰਾਜਕਤਾ ਦੇ ਰਾਹੀਂ ਲਾਗੂ ਕਰਦੇ ਹਨ ? 

ਸਰਮਾਏਦਾਰਾ ਪੈਦਾਵਾਰ ਦੀ ਪ੍ਰਕਿਰਿਆ ਦਾ ਵਰਣਨ 
ਤੀਜੇ ਪਾਠ ਵਿੱਚ ਪਹਿਲਾਂ ਹੀ ਹੋ ਚੁੱਕਿਆ ਹੈ। ਅਜਿਹੇ ਦੋ ਢੋਗ 
ਹਨ ਜਿਹਨਾਂ ਦੁਆਰਾ ਸਰਮਾਏਦਾਰ ਹੋਰ ਸਰਮਾਇਆ ਨਿਵੇਸ਼ ਕਰੇ 
ਬਿਨਾਂ ਆਪਣੀ ਵਾਫਰ ਕਦਰ ਦੀ ਦਰ ਵਧਾ ਸਕਦਾ ਹੈ। ਉਹ 
ਉਜਰਤਾਂ ਵਧਾਏ ਬਿਨਾਂ ਕੈਮ-ਦਿਹਾੜੀ ਨੂੰ ਲੰਮਾ ਕਰ ਸਕਦਾ ਹੈ: 
ਇਹ ਉਸਨੂੰ ਵਾਫਰ ਕਦਰ ਵਿੱਚ /ਨੇਰਪੱਖ ਵਾਧਾ ਦੇਵੇਗਾ ਜਾਂ 
ਫਿਰ, ਕੰਮ-ਦਿਹਾੜੀ ਨੂੰ ਲੰਮੇ ਕੀਤੇ ਬਿਨਾਂ ਅਤੇ ਉਜਰਤ ਵਧਾਏ 
ਬਿਨਾਂ, ਉਹ ਮਜ਼ਦੂਰਾਂ ਨੂੰ ਵਧੇਰੇ ਸਖਤ ਮਿਨਹਤ ਕਰਨ ਲਈ ਮਜ਼ਬੂਰ 
ਕਰ ਸਕਦਾ ਹੈ, ਇਸ ਤਰ੍ਹਾਂ ਜ਼ਰੂਰੀ ਕਿਰਤ ਲਈ ਚਾਹੀਦੇ ਸਮੇਂ ਦਾ 
ਸਪੇਖਕ ਅਰਸਾ ਛੋਟਾ ਕਰ ਦਿੰਦਾ ਹੈ: ਇਹ ਉਸਨੂੰ ਵਾਫਰ ਕਦਰ 
ਵਿੱਚ ਸ਼ਪੇ ਵਾਧਾ ਦੇਵੇਗਾ। ਪ੍ਰੰਤੂ, ਬਿਨਾਂ ਸ਼ੱਕ, ਇਹਨਾਂ ਢੰਗਾਂ ਦਾ 
ਵਿਰੋਧ ਹੋਵੇਗਾ । 
ਮਸ਼ੀਨਾਂ, ਤਾਜ਼ਾਤਰੀਨ ਖੋਜਾਂ ਨੂੰ ਲੈ ਕੇ ਆਉਣ ਲਈ ਹੋਰ ਵਧੇਰੇ 
ਸਰਮਾਏ ਦਾ ਨਿਵੇਸ਼ ਕਰ ਸਕਦਾ ਹੈ ਜਿਹੜਾ ਮਜ਼ਦੂਰ ਦੀ ਕਿਰਤ 
ਦੀ ਪੈਦਾਵਾਰਤਾ ਵਧਾ ਕੇ ਉਸ ਲਈ ਸਪੇਖਕ ਵਾਫਰ ਕਦਰ ਨੂੰ 
ਵਧਾ ਦੇਵੇਗਾ। ਇਹ ਉਸਨੂੰ ਉਸਦਾ ਮੁਕਾਬਲਾ ਕਰਨ ਵਾਲੇ ਦੂਜੇ 
ਸਰਮਾਏਦਾਰਾਂ ਦੇ ਮਕਾਬਲੇ ਲਾਹੇ ਵਾਲੀ ਹਾਲਤ ਵਿੱਚ ਪਹੈਚਾ 
ਦੇਵੇਗਾ, ਪਰ ਦੇਰ-ਸਵੇਰ ਉਹਨਾਂ ਵਿੱਚੋਂ ਇਹ ਜਾਂ ਉਹ ਉਸ ਤੋਂ ਵੀ 
ਵਧੇਰੇ ਚੰਗੀ ਮਸ਼ੀਨ ਲੈ ਆਉਂਦਾ ਹੈ ਅਤੇ ਉਹ ਉਸੇ ਤਰ੍ਹਾਂ ਹੀ ਉਸ 
ਤੋਂ ਲਾਹੇ ਦੀ ਸਥਿਤੀ ਵਿੱਚ ਆ ਜਾਂਦਾ ਹੈ। ਪੈਦਾਵਾਰ ਵਧਾਉਣ 
ਲਈ ਮੁਕਾਬਲਾ ਉਹਨਾਂ ਸਾਰਿਆਂ ਨੂੰ ਮੂਹਰੇ ਲਾਈ ਰੱਖਦਾ ਹੈ। 
ਇਸ ਤਰ੍ਹਾਂ ਕਰਦੇ ਹੋਏ, ਪਰ ਉਹ ਸਿਰਫ ਮੁਕਾਬਲੇ ਨੂੰ ਉਚੇਰੇ ਪੌਧਰ 
`ਤੇ ਲਿਜਾ ਕੇ ਫਿਰ ਸ਼ੁਰੂ ਕਰ ਲੈਂਦੇ ਹਨ। ਹਰੇਕ ਪੜਾਅ ਉੱਤੇ ਜਦੋਂ 
ਉਹ ਨਵੀਂ ਮਸ਼ੀਨਰੀ ਸਥਾਪਤ ਕਰਦੇ ਹਨ, ਉਹ ਬਦਲਵੇਂ ਸਰਮਾਏ 
ਦੀ ਨਿਸਬਤ ਸਥਿਰ ਸਰਮਾਏ ਦਾ ਅਨੁਪਾਤ ਵਧਾਉਂਦੇ ਹਨ; ਅਤੇ 
ਜਿਵੇਂ ਕਿ ਤੀਜੇ ਪਾਠ ਵਿੱਚ ਦਿਖਾਇਆ ਗਿਆ ਸੀ ਕਿ ਬਦਲਵਾਂ 
ਸਰਮਾਇਆ ਹੀ ਵਾਫਰ ਕਦਰ ਦਾ ਸ੍ਰੋਤ ਹੈ। ਸਿੱਟੇ ਵਜੋਂ, ਵਾਫਰ 
ਕਦਰ ਦੀ ਦਰ ਘੱਟ ਹੁੰਦੀ ਜਾਂਦੀ ਹੈ। 

ਇਹ ਵਿਰੋਧਤਾਈ ਸਰਮਾਏਦਾਰਾ ਪੈਦਾਵਾਰ ਵਿੱਚ 
ਵਜੂਦਸਮੋਈ ਹੈ । ਬਿਲਕੁਲ ਇਸੇ ਵਿੱਚ ਹੀ ਪਹਿਲਾਂ ਦੇ ਪੈਦਾਵਾਰ 
ਦੇ ਢੇਗਾਂ ਦੇ ਮੁਕਾਬਲੇ ਸਰਮਾਏਦਾਰਾ ਪੈਦਾਵਾਰੀ ਢੋਗ ਦੀ ਉਤਮਤਾ 
ਪਈ ਹੈ, ਕਿ ਕਿਰਤ ਦੀ ਪੈਦਾਵਾਰਤਾ ਕਿਰਤ ਦੀ ਪ੍ਰਕਿਰਿਆ ਵਿੱਚ 
ਮਸ਼ੀਨਰੀ ਲਗਾ ਕੇ ਵਧਾਈ ਜਾਂਦੀ ਹੈ; ਪ੍ਰਤੂ ਸਰਮਾਏਦਾਰਾ ਪੈਦਾਵਾਰ 
ਵਿੱਚ ਅਜਿਹਾ ਬਦਲਵੇਂ ਸਰਮਾਏ ਦੀ ਨਿਸਬਤ ਸਥਿਰ ਸਰਮਾਏ 
ਦਾ ਅਨੁਪਾਤ ਵਧਾ ਕੇ ਕੀਤਾ ਜਾ ਸਕਦਾ ਹੈ ਜਿਸਦੇ ਸਿੱਟੇ ਵਜੋਂ 
ਮੁਨਾਫੇ ਦੀ ਦਰ ਥੱਲੇ ਆ ਜਾਂਦੀ ਹੈ (ਮਾਰਕਸ, ਸਰਮਾਇਆ, ਸੈਂਚੀ 
3, ਸਫਾ 209)। ਇਹ ਹੱਲ ਨਾ ਕੀਤੀ ਜਾ ਸਕਣ ਵਾਲੀ 
ਹੈ, ਇਸਨੂੰ ਪੈਦਾਵਾਰ ਨੂੰ ਵਿਸਥਾਰਤ ਕਰਨ ਲਈ ਮਜ਼ਬੂਰ ਕਰਦੀ 
ਹੈ। 

ਫੈਕਟਰੀ ਦੇ ਅਦਰ ਸਰਮਾਏਦਾਰ ਆਪਣੇ ਕੰਮਾਂ ਨੂੰ ਬਹਤ 


ਧਿਆਨ ਨਾਲ ਵਿਉਂਤਦਾ ਹੈ ਤਾਂ ਜੋ ਆਪਣੇ ਪੈਦਾਵਾਰ ਦੇ ਟੀਚੇ ਨੂੰ 
ਘੱਟ ਤੋਂ ਘੱਟ ਲਾਗਤ ਨਾਲ ਹਾਸਲ ਕਰ ਸਕੇ। ਇਸ ਮਕਸਦ 
ਲਈ ਉਸ ਕੋਲ ਹਰ ਪੜਾਅ ਉੱਤੇ ਕੱਚੇ ਮਾਲ ਅਤੇ ਮਸ਼ੀਨਰੀ, 
ਸਮੇਤ ਰਾਖਵੀਆਂ ਮਸ਼ੀਨਾਂ ਤੇ ਸਪੇਅਰ ਪਾਰਟ ਦੇ, ਦੀ ਲੋੜੀਂਦੀ 
ਸਪਲਾਈ ਹੋਣੀ ਚਾਹੀਦੀ ਹੈ। ਇਹ ਉਸਦੇ “ਪੈਦਾਵਾਰ ਦੇ ਸਾਧਨ” 
ਹਨ । ਜੇ ਉਹ ਜਦੋਂ ਤੇ ਜਿਨੀ ਮਾਤਰਾ `ਚ ਲੋੜ ਹੋਵੇ, ਦੇ ਹਿਸਾਬ 
ਉਸਨੂੰ ਨੁਕਸਾਨ ਝੌਲਣਾ ਪਵੇਗਾ । ਪਰ ਇਹ ਪੈਦਾਵਾਰ ਦੇ ਸਾਧਨ 
ਖੁਦ ਵੀ ਜਿਣਸਾਂ ਹਨ, ਜਿੰਨ੍ਹਾਂ ਦੀ ਪੈਦਾਵਾਰ ਦੂਜੇ ਸਰਮਾਏਦਾਰ 
ਕਰਦੇ ਹਨ ਜਿਹੜੇ ਉਹਨਾਂ ਹੀ ਹਾਲਤਾਂ ਅਧੀਨ ਅਤੇ ਉਹਨਾਂ ਹੀ 
ਆਪਣੀਆਂ ਚੀਜ਼ਾਂ ਨੂੰ ਬਿਨਾਂ ਇਹ ਜਾਣੇ ਕਿ ਉਹ ਕਿੰਨੀ ਕੀਮਤ 
ਵਸੂਲ ਸਕਣਗੀਆਂ, ਵਿਕਰੀ ਲਈ ਲਗਾ ਦਿੰਦਾ ਹੈ।ਭਾਵੇਂ ਫੈਕਟਰੀ 
ਵਿੱਚ ਇਸਦੀ ਯੋਜਨਾਬੋਦੀ ਕਿੰਨੀ ਵੀ ਚੈਗੀ ਕਿਉਂ' ਨਾ ਹੋਵੇ, 
ਸਰਮਾਏਦਾਰਾ ਪੈਦਾਵਾਰ ਮੋਡੀ ਵਿੱਚ ਹੀ ਸ਼ੁਰੂ ਤੇ ਖਤਮ ਹੰਦੀ ਹੈ 
ਜਿੱਥੇ ਅਰਾਜਕਤਾ ਰਾਜ ਕਰਦੀ ਹੈ। 

ਹਰੇਕ ਆਰਥਕ ਢਾਂਚੇ ਵਿੱਚ ਜੇ ਇਸਨੇ ਨਿਰਵਿਘਨ 
ਚਲਦੇ ਰਹਿਣਾ ਹੈ ਤਾਂ ਪੈਦਾਵਾਰ ਅਤੇ ਖਪਤ ਵਿੱਚ ਸੰਤੁਲਨ ਹੋਣਾ 
ਹੀ ਚਾਹੀਦਾ ਹੈ। ਸਰਮਾਏਦਾਰਾ ਢਾਂਚੇ ਵਿੱਚ, ਇਹ ਦੋ ਖੇਤਰ ਤਾਂ 
ਹੀ ਇੱਕ ਦੂਜੇ ਨਾਲ ਸੰਤੁਲਨ ਵਿੱਚ ਰਹਿਣਗੇ, ਜੇ ਮੋਟੇ ਸ਼ਬਦਾਂ, 
ਪੈਦਾਵਾਰ ਦੇ ਸਾਧਨਾਂ (ਮਸ਼ੀਨਾਂ, ਕੱਚਾ ਮਾਲ ਆਦਿ) ਦੇ ਰੂਪ ਵਿੱਚ 
ਵਿਕਰੀ ਲਈ ਆਈਆਂ ਜਿਣਸਾਂ ਦੀ ਕੁਲ ਕਦਰ ਖਪਤ (ਖੁਰਾਕੀ 
ਪਦਾਰਥ, ਕੱਪੜੇ, ਘਰ ਆਦਿ) ਵਾਸਤੇ ਵਿਕਰੀ ਲਈ ਆਈਆਂ 
ਜਿਣਸਾਂ ਦੀ ਕੋਲ ਕਦਰ ਦੇ ਬਰਾਬਰ ਹੋਵੇਗੀ , ਜਿਸ ਵਿੱਚ ਦੋਵਾਂ ਹੀ 
ਖੇਤਰਾਂ ਵਿੱਚ ਵਿਸਥਾਰ ਲਈ ਕਾਟ ਸ਼ਾਮਲ ਹੋਵੇਗੀ । ਪ੍ਰਤੂ ਯਥਾਰਥ 
ਵਿੱਚ ਅਜਿਹਾ ਸੈਤੁਲਨ ਕਾਇਮ ਕਰ ਸਕਣਾ ਸੈਭਵ ਨਹੀਂ' ਹੈ 
ਤਾਕਤਾਂ ਦੁਆਰਾ ਐਨ੍ਹੇਵਾਹ ਨਿਰਧਾਰਤ ਹੈਦਾ ਹੈ । ਦੋਹਾਂ ਖੇਤਰਾਂ 
ਵਿੱਚ, ਦੋਹਾਂ ਖੇਤਰਾਂ ਦੇ ਵੱਖ-ਵੱਖ ਸੈਕਟਰਾਂ ਵਿੱਚ ਅਤੇ ਹਰੇਕ 
ਵੱਖਰੇ ਸੈਕਟਰ ਵਿੱਚ, ਅਸਮਾਨਤਾਵਾਂ ਲਗਾਤਾਰ ਪੈਦਾ ਹੁੰਦੀਆਂ 
ਰਹਿੰਦੀਆਂ ਹਨ। ਕੁਝ ਸੈਕਟਰਾਂ ਵਿੱਚ ਵਾਧੂ ਪੈਦਾਵਾਰ ਹੋ ਜਾਂਦੀ 
ਹੈ, ਨਤੀਜੇ ਵਜੋਂ ਕੀਮਤਾਂ ਥੱਲੇ ਆ ਜਾਂਦੀਆਂ ਹਨ ਅਤੇ ਕੁਝ 
ਫਰਮਾਂ ਬਿਜ਼ਨੈੱਸ ਵਿੱਚੋਂ ਬਾਹਰ ਹੋ ਜਾਂਦੀਆਂ ਹਨ; ਹੋਰਨਾਂ ਸੈਕਟਰਾਂ 
ਵਿੱਚ ਪੈਦਾਵਾਰ ਘੱਟ ਹੈਦੀ ਹੈ ਜਿਸ ਕਾਰਨ ਉਹ ਹੋਰ ਵਧੇਰੇ ਸਰਮਾਏ 
ਨੂੰ ਖਿੱਚਦੇ ਹਨ, ਜਿਨਾ ਚਿਰ ਇਹ ਹਿਲਜੁਲ ਵੀ ਪੈਦਾਵਾਰ ਵਾਧੂ 
ਨਹੀਂ ਕਰ ਦਿੰਦੀ । ਸਰਮਾਏ ਦੀ ਇਹ ਅਜ਼ਾਦ ਗਤੀ, ਇਹ ਸਹੀ ਹੈ, 
ਸਮੁੱਚੀ ਸਨਅਤੀ ਪੈਦਾਵਾਰ ਵਿੱਚ ਮੁਨਾਫੇ ਦੀ ਦਰ ਨੂੰ ਬਰਾਬਰ 
ਕਰਨ ਵੱਲ ਲਿਜਾਂਦੀ ਹੈ (ਮਾਰਕਸ, ਸਰਮਾਇਆ, ਸੈਂਚੀ 3, ਸਫਾ 
170-7), ਪ੍ਰੰਤੂ ਮੁਨਾਫੇ ਦੀ ਦਰ ਘੱਟ ਹੈਦੀ ਜਾਂਦੀ ਹੈ।ਹੋਰ ਅੱਗੇ, 
ਇਹਨਾਂ ਪਿੱਛੇ ਸ਼ਹਿਰ ਤੇ ਪਿਡ ਵਿਚਾਲੇ ਫਰਕ ਦੇ ਰੂਪ ਦਿਖਾਈ 
ਦਿੰਦੀ ਇੱਕ ਹੋਰ ਵਧੇਰੇ ਡੂੰਘੀ ਵਿਰੋਧਤਾਈ -- ਸਨਅਤ ਅਤੇ 
ਖੇਤੀ ਵਿੱਚ ਅਸਮਾਨਤਾ - ਲੁਕੀ ਹੁੰਦੀ ਹੈ, ਜਿਹੜੀ ਸਰਮਾਏਦਾਰਾ 
ਸਮਾਜ ਦਾ ਇੱਕ ਸਥਾਈ ਲੱਛਣ ਹੁੰਦਾ ਹੈ (ਲੈਨਿਨ ਸਮੱਚੀਆਂ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਫਰਵਰੀ 2014 ੨ 2 


5।। 58000 0800 5॥101। 0 ੬00੧ 


੧3101੧150016001ਗ1.60।। 


ਲਿਖਤਾਂ, ਸੈਂਚੀ 22, ਸਫਾ 90)। ਇਸ ਸਾਰੇ ਕਾਰਕ ਅਸਥਿਰਤਾ 
ਨੂੰ ਜਨਮ ਦਿੰਦੇ ਹਨ। 
ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਕਮਾਉਣ ਦੇ ਚੱਕਰ 
ਵਿੱਚ ਸਰਮਾਏਦਾਰ ਮੋਡੀ ਵਿੱਚ ਵਧੇਰੇ ਤੋਂ ਵਧੇਰੇ ਵਸਤਾਂ ਲੈ ਕੇ 
ਜਾਣ ਦੌਰਾਨ, ਆਪਣੇ ਮੁਨਾਫੇ ਦੀ ਦਰ ਨੂੰ ਬਣਾਈ ਰੱਖਣ ਲਈ 
ਉਜਰਤਾਂ ਵਿੱਚ ਕਟੌਤੀ ਕਰਕੇ ਜਾਂ ਮਜ਼ਦੂਰਾਂ ਦੀ ਗਿਣਤੀ ਘਟਾ 
ਕੇ ਉਜਰਤਾਂ ਉੱਪਰ ਹੰਦੇ ਆਪਣੇ ਖਰਚ ਨੂੰ ਘੱਟ ਕਰਨ ਦੀ ਕੋਸ਼ਿਸ਼ 
ਵਿੱਚ ਲੱਗਾ ਰਹਿੰਦਾ ਹੈ। ਪਰ ਅਜਿਹਾ ਕਰਕੇ ਉਹ ਉਹਨਾਂ ਦੀ 
ਖਰੀਦ-ਸ਼ਕਤੀ ਘਟਾ ਦਿੰਦਾ ਹੈ ਜਿਹੜੇ ਆਪਣੇ ਪਰਿਵਾਰਾਂ ਸਮੇਤ 
ਵਸੋਂ ਦਾ ਵੱਡਾ ਹਿੱਸਾ ਹੁੰਦੇ ਹਨ ਅਤੇ ਇਸ ਲਈ ਆਪਣੀਆਂ 
ਵਸਤਾਂ ਲਈ ਮੇਡੀ ਨੂੰ ਸੈਗੇੜਦਾ ਜਾਂਦਾ ਹੈ। ਇਹ ਵਿਰੋਧਤਾਈ 
ਕੋਸ਼ਿਸ਼ਾਂ ਦੁਆਰਾ ਹੋਰ ਤਿੱਖੀ ਹੋ ਜਾਂਦੀ ਹੈ ਅਤੇ ਕਿਉਂਕਿ ਇਹ 
ਉਹਨਾਂ ਦੇ ਕੈਟਰੋਲ ਤੋਂ ਬਾਹਰ ਹੁੰਦੀ ਹੈ, ਇਹ ਸਮੇਂ-ਸਮੇਂ ਉੱਤੇ 
ਫੁੱਟ ਪੈਂਦੀ ਹੈ ਅਤੇ ਵੱਡੇ ਝਟਕੇ ਨਾਲ ਆਪਣੇ ਆਪ ਠੰਢੀ ਪੈ 
ਜਾਂਦੀ ਹੈ: 
ਸਾਰੇ ਅਸਲ ਮੋਦਵਾੜਿਆਂ ਦਾ ਕਾਰਨ 
ਹੈ ਜੋ ਸਰਮਾਏਦਾਰਾ ਪੈਦਾਵਾਰ ਦੁਆਰਾ ਪੈਦਾਵਾਰੀ 
ਤਾਕਤਾਂ ਨੂੰ ਲਗਾਤਾਰ ਵਿਕਸਤ ਕਰੀ ਜਾਣ ਦੀ ਦੌੜ 
ਜਿਸਦੀ ਹੱਦ ਸਿਰਫ ਸਮਾਜ ਦੀ ਖਪਤ ਕਰਨ ਦੀ 
ਨਿਰਪੇਖ ਸਮਰੱਥਾ ਹੈਦੀ ਹੈ, ਦੇ ਉਲਟ ਹੈਦੀ ਹੈ।(ਮਾਰਕਸ, 
ਸਰਮਾਇਆ, ਸੈਂਚੀ 3, ਸਫਾ 472) 
ਸਰਮਾਏਦਾਰਾ ਮਦਵਾੜੇ ਦੇ ਬਾਹਰੀ ਲੱਛਣਾਂ ਦਾ 
ਵਰਨਣ ਏਂਗਲਜ ਨੇ ਇਸ ਤਰ੍ਹਾ ਕੀਤਾ ਹੈ: 
ਵਪਾਰ ਇਕਦਮ ਰਕ ਜਾਂਦਾ ਹੈ; ਮੈਡੀਆਂ 
ਨੱਕੋ-ਨੱਕ ਭਰੀਆਂ ਹੈਦੀਆਂ ਹਨ; ਉਪਜਾਂ ਦੇ ਢੇਰ ਲੱਗ 
ਜਾਂਦੇ ਹਨ ਜੋ ਵਿਕ ਨਹੀਂ ਰਹੀਆਂ ਹੈਦੀਆਂ; ਨਕਦ 
ਰਕਮ ਗਾਇਬ ਹੋ ਜਾਂਦੀ ਹੈ; ਪੈਸਾ ਮਿਲਦਾ ਨਹੀਂ; 
ਦੇ ਸਾਧਨਾਂ ਤੋਂ ਵੀ ਜਾਂਦੇ ਰਹਿੰਦੇ ਹਨ ਕਿਉਂਕਿ ਉਹਨਾਂ 
ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪੈਦਾ ਕਰ ਦਿੱਤਾ ਹੈਦਾ 
ਹੈ; ਇੱਕ ਤੋਂ ਪਿੱਛੋਂ ਇੱਕ ਦਿਵਾਲਾ ਨਿੱਕਲਣ ਦੀ ਖਬਰ 
ਆਉਂਦੀ ਹੈ, ਕੁਰਕੀ ਉੱਤੇ ਕੁਰਕੀ ਹੈਦੀ ਹੈ। ਇਹ ਖੜੋਤ 
ਕਈ ਸਾਲਾਂ ਤੱਕ ਚੱਲਦੀ ਹੈ, ਪੈਦਾਵਾਰੀ ਤਾਕਤਾਂ ਅਤੇ 
ਉਪਜਾਂ ਦੋਵੇਂ ਹੀ ਵੱਡੀ ਪੱਧਰ 'ਤੇ ਬਰਬਾਦ ਹੈਦੀਆਂ 
ਹਨ, ਉਦੋਂ ਤੱਕ ਜਦੋਂ ਜਮ੍ਹਾਂ ਹੋਈਆਂ ਜਿਣਸਾਂ ਵੱਧ ਜਾਂ 
ਹਨ, ਉਦੋਂ ਤੱਕ ਜਦੋਂ ਪੈਦਾਵਾਰ ਤੇ ਵਪਾਰ ਫਿਰ ਤੋਂ 
ਹਰਕਤ ਵਿੱਚ ਆ ਜਾਂਦੇ ਹਨ। (ਏਂਗਲਜ, ਡਿਹੂਰਿਗ 
ਵਿਰੁੱਧ, ਸਫਾ 303) 
ਇਹ ਵਾਰ-ਵਾਰ ਆਉਣ ਵਾਲੇ ਮੋਦਵਾੜੇ - 
ਸਰਮਾਏਦਾਰਾ ਢਾਂਚੇ ਦੀ ਦੁਖਦੀ ਰਗ -- ਇਸਦੇ ਸਭ ਤੋਂ ਖੁਸ਼ਹਾਲ 


ਦੌਰਾਂ ਦੌਰਾਨ ਵੀ ਸਦਾ ਵਧੇਰੇ ਤੀਬਰਤਾ ਨਾਲ ਆਉਂਦੇ ਰਹੇ ਹਨ। 
1864 ਵਿੱਚ ਇੱਕ ਤਕਰੀਰ ਵਿੱਚ ਮਾਰਕਸ ਨੇ ਕਿਹਾ: 
ਬਰਤਾਨਵੀ ਸਲਤਨਤ ਦੇ ਸ਼ਹਿਰਾਂ ਵਿੱਚ 
ਆਰਥਕ ਤਰੱਕੀ ਦੇ ਇਸ ਨਸ਼ਿਆ ਦੇਣ ਵਾਲੇ ਯੁੱਗ 
ਸੀ। ਸੈਸਾਰ ਦੇ ਇਤਿਹਾਸ ਵਿੱਚ ਉਸ ਯੁੱਗ ਦਾ ਖਾਸ 
ਸਨਅਤੀ ਸੈਕਟ ਕਹਿੰਦੇ ਹਨ, ਦਾ ਸਦਾ ਵਧੇਰੇ ਜਲਦੀ 
ਆਉਣਾ, ਵਧੇਰੇ ਵਿਆਪਕ ਹੋਣਾ ਅਤੇ ਵਧੇਰੇ ਤਬਾਹਕੁੰਨ 
ਹੋਣਾ ਹੈ।(ਮਾਰਕਸ-ਏਂਗਲਜ ਸਮੁੱਚੀਆਂ ਲਿਖਤਾਂ , ਸੈਂਚੀ 
2, ਸਫਾ 15) 
ਉਦੋਂ ਤੋਂ ਹੀ, ਲਗਾਤਾਰ ਸੈਘਰਸ਼ ਨਾਲ ਵਿਕਸਤ ਦੇਸ਼ਾਂ 
ਦੇ ਮਜ਼ਦੂਰਾਂ ਨੇ ਸਰਮਾਏਦਾਰਾਂ ਤੋਂ ਬਹੁਤ ਸਾਰੀਆਂ ਰਿਆਇਤਾਂ 
ਸਮੁਦਰੇਂ ਪਾਰ ਬਸਤੀਆਂ ਤੱਕ ਫੈਲਾ ਲਿਆ ਸੀ। ਵਿਕਸਤ ਦੇਸ਼ਾਂ 
ਬਸਤੀਆਂ ਦੇ ਮਜ਼ਦੂਰਾਂ ਦੀਆਂ ਬਦਹਾਲ ਹਾਲਤਾਂ ਮਿਸਾਲ ਵਜੋਂ 
ਦੱਖਣੀ ਅਫਰੀਕਾ ਦੇ ਮਜ਼ਦੂਰ ਜਿੱਥੇ ਬਰਤਾਨੀਆ ਦੇ ਸਰਮਾਏ ਦਾ 
ਵੱਡਾ ਹਿੱਸਾ ਨਿਵੇਸ਼ ਹੋਇਆ ਹੈ - ਇੱਕੋ ਹੀ ਸਿੱਕੇ ਦੇ ਦੋ ਪਾਸੇ 
ਹਨ। ਸਾਰੇ ਇੱਕੋ ਜਿੰਨੇ ਹੀ ਉਜਰਤੀ-ਗੁਲਾਮ ਹਨ। 


ਪਤਨਸ਼ੀਲ ਸਰਮਾਏਦਾਰੀ 

ਇਜਾਰੇਦਾਰ ਸਰਮਾਏਦਾਰੀ ਜਾਂ ਸਾਮਰਾਜਵਾਦ ਦੇ ਯੁੱਗ 
ਵਿੱਚ, ਪੈਦਾਵਾਰ ਨਾ ਸਿਰਫ ਨਵੀਆਂ ਮੈਡੀਆਂ ਲੱਭ ਕੇ ਸਗੋਂ 
ਪੈਦਾਵਾਰ ਨੂੰ ਵੱਡੀਆਂ ਇਕਾਈਆਂ ਅਤੇ ਕੁੱਝ ਕੁ ਹੱਥਾਂ ਵਿੱਚ 
ਕੇਂਦਰਤ ਕਰਕੇ ਵੀ ਵਿਸਥਾਰੀ ਜਾਂਦੀ ਹੈ।ਛੋਟੇ ਉੱਦਮਾਂ ਨੂੰ ਖਰੀਦ 
ਲਿਆ ਜਾਂਦਾ ਹੈ; ਵੱਡੇ ਉੱਦਮ ਆਪਸ ਵਿੱਚ ਮਿਲ ਜਾਂਦੇ ਹਨ 
ਅਤੇ, ਆਪਣੇ ਵਿਰੋਧੀਆਂ ਨੂੰ ਨਿਗਲ ਚੁੱਕੇ ਦੈਂਤਾਕਾਰ ਉੱਦਮ 
ਆਪੋ ਵਿੱਚ ਤਬਾਹਕਰੂ ਘੋਲਾਂ ਵਿੱਚ ਉਲਝ ਜਾਂਦੇ ਹਨ। ਇਸ 
ਤਰ੍ਹਾਂ ਸਨਅਤੀ ਸਰਮਾਇਆ ਬੈਂਕਿਗ ਸਰਮਾਏ ਨਾਲ ਘੁਲਮਿਲ ਕੇ 
ਕੁਝ ਕੁ ਬਹੁਤ ਤਾਕਤਵਰ ਵਿੱਤੀ ਜੈਡਲੀਆਂ ਦੇ ਹੱਥਾਂ ਵਿੱਚ ਆ 
ਜਾਂਦਾ ਹੈ, ਜਿਹੜੇ ਸਨਔਤ ਦੇ ਸਾਰੇ ਸੈਕਟਰਾਂ ਨੂੰ ਏਕੀਕ੍ਰਿਤ ਕੈਟਰੋਲ 
ਥੱਲੇ ਲੈ ਆਉਂਦੇ ਹਨ । ਅਜ਼ਾਦ-ਮਕਾਬਲੇ ਵਾਲੇ ਜਾਂ ਸਰਕਾਰੀ 
ਦਖ਼ਲ ਤੋਂ ਬਿਨਾਂ ਚੱਲਣ ਵਾਲਾ ਸਰਮਾਏਦਾਰੀ ਦਾ ਯੁੱਗ ਖਤਮ ਹੋ 
ਜਾਂਦਾ ਹੈ ਜਦੋਂ ਸਰਕਾਰ ਦਾ ਕੈਮ ਸਿਰਫ ਮੁਕਾਬਲੇਬਾਜਾਂ ਲਈ 
ਦਾਇਰੇ ਦੀ ਰੱਖਿਆ ਕਰਨਾ ਹੁੰਦਾ ਸੀ। ਹੁਣ ਸਰਕਾਰਾਂ ਖੁਦ 
ਮਡੀਆਂ ਨੂੰ ਕੈਟਰੇਲ ਕਰਨ ਲਈ ਆਪਣੀ ਤਾਕਤ ਦੀ ਵਰਤੋਂ 
ਕਰਦੇ ਹਨ। ਇਸਦਾ ਅਰਥ ਇਹ ਹੈ ਕਿ ਕੁਝ ਸਮੇਂ ਲਈ ਉਹ 
ਅੰਸਤ ਮੁਨਾਫੇ ਦੀ ਦਰ ਤੋਂ ਜ਼ਿਆਦਾ ਮੁਨਾਫਾ ਕਮਾਉਣ ਵਿੱਚ 
ਸਫਲ ਹੋ ਜਾਂਦੇ ਹਨ ਜਿਹਾ ਕਿ ਉਹਨਾਂ ਨੂੰ ਕਰਨਾ ਹੀ ਪੈਂਦਾ ਹੈ ਜੇ 
ਉਹਨਾਂ ਨੇ ਆਪਣੀ ਹੋਂਦ ਬਣਾਈ ਰੱਖਣੀ ਹੈ; ਪ੍ਰੰਤੂ ਜੇ ਕੁਝ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਫਰਵਰੀ 2014 ੨ 3 


5।। 58000 0800 5॥10। 0 ੬00੧ 


(3101੧150016001ਗ1.60।। 


ਸਰਮਾਏਦਾਰ ਜਮਾਤ ਦੇ ਅਦਰ ਮੁਕਾਬਲਾ ਹੋਰ ਤਿੱਖਾ ਹੋ ਜਾਂਦਾ 
ਹੈ। ਮੁਕਾਬਲਾ ਇੱਕ ਪੱਧਰ ਉੱਤੇ ਖਤਮ ਹੈਦਾ ਹੈ ਪਰ ਇੱਕ ਨਵੇਂ 
ਪੱਧਰ `ਤੇ ਪਹਿਲਾਂ ਨਾਲੋਂ ਵੀ ਵੱਡੇ ਪੈਮਾਨੇ ਉੱਤੇ ਦੁਬਾਰਾ ਪ੍ਰਗਟ ਹੋ 
ਜਾਂਦਾ ਹੈ: 
ਸਾਮਰਾਜਵਾਦ ਸਰਮਾਏਦਾਰੀ ਦੀਆਂ 
ਬਣਾ ਦਿੰਦਾ ਹੈ, ਇਹ ਇਜਾਰੇਦਾਰੀ ਨੂੰ ਅਜ਼ਾਦ ਮੁਕਾਬਲੇ 
ਨਾਲ “ਬੰਨ੍ਹ” ਦਿੰਦਾ ਹੈ, ਪ੍ਰੰਤੂ ਇਹ ਵਟਾਂਦਰੇ, ਮੋਡੀ, 
ਮੁਕਾਬਲੇ, ਮਦਵਾੜਿਆਂ ਆਦਿ ਨੂੰ ਖਤਮ ਨਹੀਂ ਕਰ 
ਪਾਉਂਦਾ ।ਸਾਮਰਾਜਵਾਦ ਪਤਨਸ਼ੀਲ ਸਰਮਾਏਦਾਰੀ ਹੈ, 
ਸਰਮਾਏਦਾਰੀ ਮਰਨ ਦੇ ਰਾਹ ਪੈ ਗਈ ਹੈ ਪਰ ਮਰੀ ਨਹੀਂ 
ਹੈ। (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 24, ਸਫਾ 
464) 
ਇਜਾਰੇਦਾਰੀ ਦੇ ਵਾਧੇ ਵਿੱਚ, ਇੱਕ ਪਾਸੇ ਤਾਂ ਪੈਦਾਵਾਰੀ 
ਤਾਕਤਾਂ ਵਿੱਚ ਬੇਮਿਸਾਲ ਵਿਕਾਸ ਹੈਦਾ ਹੈ ਜਿਹੜਾ ਸਦਾ ਵਧੇਰੇ 
ਸਮਾਜਿਕ ਖਾਸਾ ਅਖਤਿਆਰ ਕਰਦਾ ਜਾਂਦਾ ਹੈ: 
ਮੁਕਾਬਲਾ ਇਜਾਰੇਦਾਰੀ ਵਿੱਚ ਤਬਦੀਲ ਹੋ 
ਜਾਂਦਾ ਹੈ।ਸਿੱਟੇ ਵਜੋਂ ਪੈਦਾਵਾਰ ਦੇ ਸਮਾਜੀਕਰਨ ਵਿੱਚ 
ਬੇਹੱਦ ਤਰੱਕੀ ਹੁੰਦੀ ਹੈ। ਖਾਸ ਤੌਰ 'ਤੇ, ਤਕਨੀਕੀ 
ਖੋਜਕਾਰਜ ਅਤੇ ਵਿਕਾਸ ਸਮਾਜੀਕਿ੍‌ਤ ਹੋ ਜਾਂਦਾ ਹੈ। 
(ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 22, ਸਫਾ 205) 
ਦੂਜੇ ਪਾਸੇ, ਕਿਉਂਕਿ ਇਹ ਵਿਕਾਸ ਨਿੱਜੀ ਮਾਲਕੀ ਦੇ 
ਚੌਖਟੇ ਐਦਰ ਹੁੰਦਾ ਹੈ, ਇਸ ਲਈ ਇਸ ਨਾਲ ਆਮ ਲੋਕਾਈ ਨੂੰ 
ਕੋਈ ਲਾਭ ਨਹੀਂ ਹੈਦਾ, ਉਲਟਾ ਇਹ ਉਹਨਾਂ ਦੇ ਖਿਲਾਫ ਖੜਾ ਹੋ 
ਜਾਂਦਾ ਹੈ: 
ਸਾਮਰਾਜਵਾਦ ਦੇ ਪੜਾਅ ਉੱਤੇ ਆਕੇ 
ਸਰਮਾਏਦਾਰੀ ਖੁਦ ਹੀ ਪੈਦਾਵਾਰ ਦਾ ਸਭ ਤੋਂ ਵਿਆਪਕ 
ਸਮਾਜੀਕਰਨ ਕਰ ਦਿੰਦੀ ਹੈ; ਇਹ ਸਰਮਾਏਦਾਰਾਂ ਨੂੰ, 
ਜੇ ਕਿਹਾ ਜਾਵੇ, ਉਹਨਾਂ ਦੀ ਇੱਛਾ ਤੇ ਚੇਤਨਾ ਦੇ 
ਖਿਲਾਫ ਇੱਕ ਨਵੀਂ ਕਿਸਮ ਦੇ ਸਮਾਜਿਕ ਤਾਣੇਬਾਣੇ 
ਵਿੱਚ ਖਿੱਚ ਲੈਂਦੀ ਹੈ, ਪੂਰੀ ਤਰ੍ਹਾਂ ਅਜ਼ਾਦ ਮੁਕਾਬਲੇ ਤੋਂ 
ਪੂਰਨ ਸਮਾਜੀਕਰਨ ਵੱਲ ਸੈਕ੍ਰਮਣ ਦੀ ਨਿਸ਼ਾਨਦੇਹੀ 
ਕਰਦੀ ਹੈ। ਪੈਦਾਵਾਰ ਸਮਾਜੀਕ੍ਰਿਤ ਹੋ ਜਾਂਦੀ ਹੈ ਪਰ 
ਨਮਿੱਤਣ ਨਿੱਜੀ ਰਹਿੰਦਾ ਹੈ। ਪੈਦਾਵਾਰ ਦੇ ਸਮਾਜਿਕ 
ਸਾਧਨ ਕੁਝ ਕੁ ਲੋਕਾਂ ਦੀ ਨਿੱਜੀ ਜਾਇਦਾਦ ਹੀ ਰਹਿੰਦੇ 
ਹਨ ।ਅਜ਼ਾਦ ਮੁਕਾਬਲੇ ਦੁਆਰਾ ਮਨਿਆ ਜਾਣ ਵਾਲਾ 
ਆਮ ਚੌਖਟਾ ਬਣਿਆ ਰਹਿੰਦਾ ਹੈ ਅਤੇ ਵਿਆਪਕ 
ਗਿਆ ਜੂਲਾ ਪਹਿਲਾਂ ਨਾਲੋਂ ਵੀ ਵਧੇਰੇ ਭਾਰਾ, ਵਧੇਰੇ 
ਬੋਝਲ ਅਤੇ ਵਧੇਰੇ ਅਸਹਿਣਯੋਗ ਹੋ ਜਾਂਦਾ ਹੈ।(ਲੈਨਿਨ 
ਸਮੁੱਚੀਆਂ ਲਿਖਤਾਂ, ਸੈਂਚੀ 22, ਸਫਾ 205) 
ਮੁੱਢਲੇ ਇਕੱਤਰੀਕਰਨ ਦੇ ਸਮੇਂ ਵਿੱਚ ਪੱਛਮੀ ਯੂਰਪੀ 


ਬੁਰਜੂਆਜੀ ਜਿਹੜੀ ਉਸ ਸਮੇਂ ਅਕਾਰ ਧਾਰਨ ਕਰ ਰਹੇ ਨਵੇਂ ਕੌਮੀ- 
ਰਾਜਾਂ ਵਿੱਚ ਜਥੇਬਦ ਸੀ, ਨੇ ਅਮਰੀਕਾ, ਏਸ਼ੀਆ ਤੇ ਅਫਰੀਕਾ ਨੂੰ 
ਲੱਟ ਕੇ ਸਰਮਾਇਆ ਇਕੱਤਰ ਕੀਤਾ ਸੀ ।ਜਿਸ ਦੌਰ ਵਿੱਚ ਅੱਜ 
ਅਸੀਂ ਪਹੁੰਚ ਚੁੱਕੇ ਹਾਂ, ਉਸ ਵਿੱਚ ਆਕੇ ਉਹੀ ਰਾਜ, ਜਿਹਨਾਂ ਦਾ 
ਮੋਹਰੀ ਬਰਤਾਨੀਆ ਹੈ, ਬਸਤੀਵਾਦੀ ਲੁੱਟ ਦੇ ਇੱਕ ਨਵੇਂ ਪੜਾਅ 
ਵਿੱਚ ਦਾਖਲ ਹੋਏ ਹਨ। ਆਪਣੇ ਸਰਮਾਏ ਨੂੰ ਆਪਣੇ ਘਰ ਮੜ- 
ਨਿਵੇਸ਼ ਕਰਨ ਦੀ ਥਾਂ ਜਿੱਥੇ ਮੁਨਾਫੇ ਦੀ ਦਰ ਮੁਕਾਬਲਤਨ ਨੀਵੀਂ 
ਹੈ, ਉਹ ਇਸਨੂੰ ਬਸਤੀਆਂ ਵਿੱਚ ਨਿਵੇਸ਼ ਕਰ ਰਹੇ ਹਨ ਜਿੱਥੇ 
ਕਿਰਤ ਅਤੇ ਕੱਚਾ ਮਾਲ ਸਸਤਾ ਹੈ: 
ਜਿਨਾ ਚਿਰ ਸਰਮਾਏਦਾਰੀ ਜਿਹੇ ਜਿਹੀ ਇਹ 
ਹੈ, ਉਸ ਤਰ੍ਹਾਂ ਦੀ ਬਣੀ ਰਹਿੰਦੀ ਹੈ, ਵਾਫਰ ਕਦਰ ਕਿਸੇ 
ਦੇਸ਼ ਦੀ ਲੋਕਾਈ ਦੀਆਂ ਜੀਵਨ-ਹਾਲਤਾਂ ਸੁਧਾਰਨ ਦੇ 
ਮਕਸਦ ਲਈ ਨਹੀਂ ਵਰਤੀ ਜਾਵੇਗੀ (ਕਿਉਂਕਿ ਇਸਦਾ 
ਮਤਲਬ ਹੋਵੇਗਾ ਸਰਮਾਏਦਾਰਾਂ ਦੇ ਮੁਨਾਫੇ ਵਿੱਚ ਕਮੀ), 
ਵਧਾਉਣ ਦੇ ਮਕਸਦ ਲਈ ਕੀਤੀ ਜਾਵੇਗੀ । ਇਹਨਾਂ 
ਦੇਸ਼ਾਂ ਵਿੱਚ ਮਨਾਫੇ ਆਮ ਤੌਰ 'ਤੇ ਉੱਚੇ ਹੈਦੇ ਹਨ, ਜ਼ਮੀਨ 
ਹੈਦੀਆਂ ਹਨ ਅਤੇ ਕੱਚਾ ਮਾਲ ਸਸਤਾ ਹੈਦਾ ਹੈ।(ਲੈਨਿਨ 
ਸਮੁੱਚੀਆਂ ਲਿਖਤਾਂ, ਸੈਂਚੀ 22, ਸਫਾ 241) 
ਸਾਮਰਾਜਵਾਦ ਦੇ ਯੁੱਗ ਵਿੱਚ , ਜਦੋਂ ਵੱਡੀਆਂ ਤਾਕਤਾਂ 
ਦੁਆਰਾ ਸਮੁੱਚਾ ਸੈਸਾਰ ਬਸਤੀਆਂ ਤੇ ਪ੍ਰਭਾਵ-ਖੇਤਰਾਂ ਦੇ ਰੂਪ ਵਿੱਚ 
ਵੰਡ ਲਿਆ ਜਾਂਦਾ ਹੈ, ਉਸ ਸਮੇਂ ਸਰਮਾਏਦਾਰੀ, ਹੋਰ ਵਧੇਰੇ ਲੁੱਟ 
ਕਰਨ ਲਈ ਕੋਈ ਜਗ੍ਹਾ ਨਾ ਬਚੀ ਹੋਣ ਕਰਕੇ ਆਪਣੇ ਹੀ ਖਿਲਾਫ 
ਘੁੰਮ ਜਾਂਦੀ ਹੈ ਤੇ ਖੁਦ ਨੂੰ ਉਜਾੜਨਾ ਸ਼ੁਰੂ ਕਰ ਦਿੰਦੀ ਹੈ। ਹੁਣ 
ਮੁਕਾਬਲਾ ਇਨਾ ਤਿੱਖਾ ਹੋ ਜਾਂਦਾ ਹੈ ਅਤੇ ਪੈਦਾਵਾਰ ਇੰਨੀ ਵਿਸ਼ਾਲ 
ਹੋ ਜਾਂਦੀ ਹੈ ਕਿ ਹਰੇਕ ਇਜਾਰੇਦਾਰ ਧੜਾ ਵੱਧ ਤੋਂ ਵੱਧ ਮੁਨਾਫਾ 
ਕਮਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਦਿੰਦਾ ਹੈ: 
ਇਹ ਬਿਲਕੁਲ ਵੱਧ ਤੋਂ ਵੱਧ ਮੁਨਾਫੇ 
ਯਕੀਨੀ ਬਣਾਉਣ ਦੀ ਲੋੜ ਹੀ ਹੈ ਜਿਹੜੀ ਇਜਾਰੇਦਾਰ 
ਜਿਹੇ, ਕਿੰਨੇ ਹੀ ਅਜ਼ਾਦ ਦੇਸ਼ਾਂ ਨੂੰ ਆਪਣੇ `ਤੇ ਨਿਰਭਰ 
ਦੇਸ਼ ਬਣਾਉਣ ਜਿਹੇ, ਨਵੇਂ ਯੁੱਧ ਵਿਉਂਤਣ ਜਿਹੇ - 
ਜਿਹੜੇ ਆਧਨਿਕ ਸਰਮਾਏਦਾਰੀ ਦੇ ਵੱਡੇ ਖਿਡਾਰੀਆਂ 
ਲਈ ਵੱਧ ਤੋਂ ਵੱਧ ਮਨਾਫੇ ਕੁੱਟਣ ਲਈ ਸਭ ਤੋਂ ਢੁਕਵਾਂ 
“ਬਿਜ਼ਨੈੱਸ” ਹੀ ਹਨ - ਬਹੁਤ ਜੋਖ਼ਮ ਭਰੇ ਕੈਮ ਕਰਾਉਣ 
ਲਈ ਧੱਕਦੀ ਹੈ ਅਤੇ ਆਖ਼ਰ ਵਿੱਚ, ਸੈਸਾਰ ਪੱਧਰੀ 
ਆਰਥਕ ਚੌਧਰ ਕਾਇਮ ਕਰਨ ਦੇ ਯਤਨਾਂ ਵੱਲ ਲੈ 
ਜਾਂਦੀ ਹੈ। (ਸਤਾਲਿਨ, ਸੋਵੀਅਤ ਯੂਨੀਅਨ ਵਿੱਚ 
ਸਮਾਜਵਾਦ ਦੀਆਂ ਆਰਥਕ ਸਮੱਸਿਆਵਾਂ , ਸਫਾ 44) 
“ਮਰੀ ਨਹੀਂ, ਮਰਨ ਦੇ ਰਾਹ ਪਈ”, ਸਰਮਾਏਦਾਰੀ ਉਸ 
ਤਾਕਤ ਨੂੰ ਸਾਹਮਣੇ ਲਿਆ ਖੜਾ ਕਰਦੀ ਹੈ ਜਿਹੜੀ ਇਸਨੂੰ ਤਾਰ- 


ਟ॥ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਫਰਵਰੀ 2014 ੨ 4 


5।। 58000 0800 5॥101। 0 ੬00੧ 


੧3101150016001ਗ1.60।। 


ਤਾਰ ਕਰ ਰਹੀ ਹੁੰਦੀ ਹੈ - ਉਹ ਹੈ ਨਵੀਆਂ ਪੈਦਾਵਾਰੀ ਤਾਕਤਾਂ 
ਜਿਹੜੀਆਂ ਗਰੀਬੀ ਨੂੰ ਖਤਮ ਕਰਨ ਦੇ ਕਾਬਲ ਹਨ ਅਤੇ ਬੇਰਹਿਮ 
ਨਿੱਜੀ ਜਾਇਦਾਦ ਵਿਚਾਲੇ ਵਿਰੋਧਤਾਈ । ਇਸ ਵਿਰੋਧਤਾਈ ਦੇ 
ਬਹੁਤ ਸਾਰੇ ਪ੍ਰਗਟਾਵੇ ਮਾਰਕਸ ਨੇ ਇੱਕ ਸਦੀ ਪਹਿਲਾਂ ਹੀ ਦੇਖ 
ਲਏ ਸਨ: 
ਇੱਕ ਪਾਸੇ, ਜੀਵਨ ਵਿੱਚ ਉਹ ਸਨਔਤੀ 
ਅਤੇ ਵਿਗਿਆਨਕ ਤਾਕਤਾਂ ਸਰਗਰਮ ਹੋ ਗਈਆਂ ਹਨ 
ਜਿੰਨਾ ਬਾਰੇ ਮਨੁੱਖੀ ਇਤਿਹਾਸ ਦੇ ਬੀਤੇ ਕਿਸੇ ਯੁੱਗ ਨੇ 
ਕਦੇ ਸੋਚਿਆ ਵੀ ਨਹੀਂ ਹੋਣਾ। ਦੂਜੇ ਪਾਸੇ, ਅਧੋਗਤੀ ਦੇ 
ਉਹ ਲੱਛਣ ਮੌਜੂਦ ਹਨ ਜਿਹੜੇ ਰੋਮਨ ਸਾਮਰਾਜ ਦੇ 
ਬਾਅਦ ਦੇ ਦੌਰਾਂ ਵਿੱਚ ਸਾਹਮਣੇ ਆਈ ਬਰਬਰਤਾ ਦੇ 
ਸਾਰੇ ਰਿਕਾਰਡ ਮਾਤ ਪਾਉਂਦੇ ਹਨ ।ਸਾਡੇ ਸਮਿਆਂ ਵਿੱਚ 
ਹਰ ਚੀਜ਼ ਆਪਣੇ ਅਦਰ ਖ਼ਦ ਨਾਲੋਂ ਉਲਲਟਾ ਲੁਕੋਈ 
ਬੈਠੀ ਦਿਖਦੀ ਹੈ । ਮਸ਼ੀਨਰੀ, ਜਿਸ ਕੋਲ ਮਨੁੱਖ ਦੀ 
ਦੀ ਹੈਰਾਨਕੁੰਨ ਸਮਰੱਥਾ ਹੈ, ਉਸੇ ਨੂੰ ਹੀ ਭੁੱਖਿਆਂ ਮਾਰਨ 
ਅਤੇ ਵਧੇਰੇ ਕੈਮ ਕਰਾਉਣ ਲਈ ਵਰਤੀ ਜਾਂਦੀ ਹੈ।ਧਨ- 
ਦੌਲਤ ਦੇ ਨਵੇਂ-ਅਮਕ ਸੋਮੇ ਕਿਸੇ ਅਨੋਖੇ ਮੋਤਰ ਨਾਲ 
ਗਰੀਬੀ ਦੇ ਸੋਮਿਆਂ ਵਿੱਚ ਬਦਲ ਦਿੱਤੇ ਗਏ ਹਨ । 
ਕਲਾ ਦੀਆਂ ਜਿੱਤਾਂ ਚਰਿੰਤਰ ਦੀ ਕੈਗਾਲੀ ਨੇ ਖਰੀਦ 
ਕੁਦਰਤ ਉੱਤੇ ਕਾਬੂ ਪਾਉਂਦੀ ਜਾ ਰਹੀ ਹੈ, ਉਸੇ ਤੇਜ਼ੀ 
ਨਾਲ ਮਨੁੱਖ ਦੂਸਰੇ ਮਨੁੱਖ ਦਾ ਜਾਂ ਫਿਰ ਆਪਣੇ ਹੀ 
ਘਿਨਾਉਣੇਪਣ ਦਾ ਗੁਲਾਮ ਹੈਦਾ ਜਾ ਰਿਹਾ ਹੈ। ਇੱਥੋਂ 
ਤੱਕ ਕਿ ਵਿਗਿਆਨ ਦੀ ਸ਼ੁੱਧ ਰੌਸ਼ਨੀ ਵੀ ਅਗਿਆਨਤਾ 
ਦੇ ਘੋਪ-ਹਨੇਰਿਆਂ ਵਿੱਚ ਚਾਨਣ ਕਰਨ 'ਚ ਨਾਕਾਮ 
ਲੌਗ ਰਹੀ ਹੈ ।ਸਾਡੀਆਂ ਸਾਰੀਆਂ ਲੋਭਤਾਂ ਅਤੇ ਤਰੋਕੀ 
ਬੌਧਿਕ ਜ਼ਿੰਦਗੀ ਨੂੰ ਪਦਾਰਥਕ ਤਾਕਤਾਂ ਦੇ ਲੇਖੇ ਲਾਉਂਦੀ 
ਅਤੇ ਮਨੁੱਖੀ ਜ਼ਿੰਦਗੀ ਨੂੰ ਪਦਾਰਥਕ ਤਾਕਤ ਦੇ ਰੂਪ 
ਵਿੱਚ ਝੁਠਲਾਉਂਦੀ ਪ੍ਰਤੀਤ ਹੁੰਦੀ ਹੈ। ਇੱਕ ਪਾਸੇ 
ਆਧੁਨਿਕ ਸਨਔਤ ਅਤੇ ਵਿਗਿਆਨ, ਦੂਜੇ ਪਾਸੇ 
ਆਧੁਨਿਕ ਕੰਗਾਲੀ ਤੇ ਬਦਹਾਲੀ ਵਿਚਾਲੇ ਇਹ 
ਵਿਰੋਧਤਾਈ; ਸਾਡੇ ਯੁੱਗ ਦੀਆਂ ਪੈਦਾਵਾਰੀ ਤਾਕਤਾਂ 
ਅਸਲੋਂ ਹੀ ਪ੍ਰਤੱਖ, ਜ਼ੋਰਦਾਰ ਹੈ ਅਤੇ ਇਹ ਕਿਸੇ ਵੀ 
ਸ਼ੱਕ ਤੋਂ ਪਰ੍ਹੇ ਹੈ। (ਮਾਰਕਸ-ਏਂਗਲਜ, ਸਮੁੱਚੀਆਂ 
ਲਿਖਤਾਂ, ਸੈਂਚੀ 1, ਸਫਾ 500) 


ਭੰਨ-ਤੋੜ ਦਿੰਦੀ ਹੈ; ਕਿਰਤੀ ਜਿਵੇਂ ਹੀ ਪ੍ਰੋਲੇਤਾਰੀ ਬਣ 
ਜਾਂਦੇ ਹਨ, ਉਹਨਾਂ ਦੇ ਕਿਰਤ ਦੇ ਸਾਧਨ ਸਰਮਾਏ ਵਿੱਚ 
ਵਟ ਜਾਂਦੇ ਹਨ; ਸਰਮਾਏਦਾਰ ਪੈਦਾਵਾਰੀ ਪ੍ਰਣਾਲੀ ਖੁਦ 
ਜਿਵੇਂ ਹੀ ਆਪਣੇ ਪੈਰਾਂ ਉੱਤੇ ਖੜੀ ਹੁੰਦੀ ਹੈ, ਉਵੇਂ ਹੀ 
ਕਿਰਤ ਦਾ ਹੋਰ ਅੱਗੇ ਸਮਾਜੀਕਰਨ ਅਤੇ ਜਮੀਨ ਤੇ 
ਹੋਰ ਪੈਦਾਵਾਰ ਦੇ ਸਾਧਨਾਂ ਦੀ ਸਮਾਜਿਕ ਰੂਪ ਵਿੱਚ 
ਵਰਤੇ ਜਾਣ ਵਾਲੇ - ਇਸ ਲਈ ਸਾਂਝੇ - ਪੈਦਾਵਾਰ 
ਦੇ ਸਾਧਨਾਂ ਵਿੱਚ ਤਬਦੀਲੀ , ਨਾਲ ਹੀ ਨਿੱਜੀ ਮਾਲਕਾਂ 
ਦੀ ਹੋਰ ਵਧੇਰੇ ਬੇਦਖਲੀ ਇੱਕ ਨਵਾਂ ਰੂਪ ਧਾਰ ਲੈਂਦੀ 
ਹੈ। ਹੁਣ ਜਿਸਦੀ ਜ਼ਬਤੀ ਹੋਣੀ ਜਰੂਰੀ ਹੋ ਜਾਂਦੀ ਹੈ 
ਉਹ ਖੁਦ ਲਈ ਕੌਮ ਕਰਨ ਵਾਲਾ ਮਜ਼ਦੂਰ ਨਹੀਂ, ਸਗੀਂ 
ਉਹ ਬਹੁਤ ਸਾਰੇ ਮਜ਼ਦੂਰਾਂ ਦੀ ਲੁੱਟ ਕਰਨ ਵਾਲਾ 
ਸਰਮਾਏਦਾਰ ਹੈਦਾ ਹੈ। ਜਾਇਦਾਦ ਦੀ ਇਹ ਜ਼ਬਤੀ 
ਖੁਦ ਸਰਮਾਏਦਾਰੀ ਪੈਦਾਵਾਰ ਦੇ ਜਮਾਂਦਰੁ ਨਿਯਮਾਂ ਦੇ 
ਅਮਲ ਵਿੱਚ ਆਉਣ ਦੇ ਫਲਸਰੂਪ ਸਰਮਾਏ ਦੇ 
ਕੇਂਦਰੀਕਰਨ ਰਾਹੀਂ ਪੂਰੀ ਹੈਦੀ ਹੈ।ਇੱਕ ਸਰਮਾਏਦਾਰ 
ਹੈ। ਇਸ ਕੇਂਦਰੀਕਰਨ ਦੇ ਨਾਲ ਜਾਂ ਇਉਂ' ਕਹਿ ਲਵੋ, 
ਕਿ ਕੁਝ ਸਰਮਾਏਦਾਰਾਂ ਵੱਲੋ ਬਹੁਤ ਸਾਰੇ ਹੋਰ 
ਸਰਮਾਏਦਾਰਾਂ ਦੀ ਇਸ ਜਾਇਦਾਦ ਜ਼ਬਤੀ ਦੇ ਨਾਲ 
ਸਦਾ ਵਧੇਰੇ ਵੱਡੇ ਪੈਮਾਨੇ ਉੱਤੇ, ਕਿਰਤ ਦੀ ਪ੍ਰਕਿਰਿਆ 
ਦਾ ਸਹਿਕਾਰੀ ਰੂਪ ਵਿਕਸਤ ਹੁੰਦਾ ਹੈ, ਵਿਗਿਆਨ ਦੀ 
ਸੁਚੇਤ ਤਕਨੀਕੀ ਵਰਤੋ ਕੀਤੀ ਜਾਂਦੀ ਹੈ, ਧਰਤੀ ਦੀ 
ਯੋਜਨਾਬੱਧ ਢੈਗ ਨਾਲ ਵਾਹੀ ਕੀਤੀ ਜਾਂਦੀ ਹੈ, ਕਿਰਤ 
ਦੇ ਸੰਦਾਂ ਨੂੰ ਅਜਿਹੇ ਕਿਰਤ ਦੇ ਸੈਦਾਂ ਵਿੱਚ ਬਦਲਿਆ 
ਜਾਂਦਾ ਹੈ ਜਿਹੜੇ ਕੇਵਲ ਸਾਂਝੇ ਤੌਰ 'ਤੇ ਹੀ ਵਰਤੇ ਜਾ 
ਸਕਦੇ ਹਨ, ਪੈਦਾਵਾਰ ਦੇ ਸਾਧਨਾਂ ਦੀ ਇਕੱਠੀ, 
ਸਮਾਜੀਕ੍ਰਿਤ ਕਿਰਤ ਦੇ ਪੈਦਾਵਾਰ ਦੇ ਸਾਧਨਾਂ ਵਜੋਂ 
ਵਰਤੋਂ ਕਰਕੇ ਬੱਚਤ ਕੀਤੀ ਜਾਂਦੀ ਹੈ, ਸੈਸਾਰ ਮੇਡੀ ਦੇ 
ਅਤੇ ਇਸ ਦੇ ਨਾਲ, ਸਰਮਾਏਦਾਰਾ ਸਲਤਨਤ ਦਾ 
ਕੌਮਾਂਤਰੀ ਖਾਸਾ ਵਧਦਾ ਜਾਂਦਾ ਹੈ ।ਸਰਮਾਏ ਦੇ ਅਜਿਹੇ 
ਧਨਾਢਾਂ ਦੀ ਗਿਣਤੀ ਵਿੱਚ ਕਮੀ ਆਉਣ ਦੇ ਨਾਲ- 
ਨਾਲ ਜਿਹੜੇ ਤਬਦੀਲੀ ਦੀ ਪ੍ਰਕਿਰਿਆ ਦੇ ਸਾਰੇ ਲਾਭਾਂ 
ਇਜਾਰੇਦਾਰੀ ਬਣਾ ਲੈਂਦੇ ਹਨ, ਗੁਰਬਤ, ਜ਼ਬਰ, 
ਗੁਲਾਮੀ, ਅਧੋਗਤੀ, ਲੁੱਟ-ਖੋਹ ਵਧਦੇ ਹਨ; ਪ੍ਰੰਤੂ ਇਸ 
ਨਾਲ ਮਜ਼ਦੂਰ ਜਮਾਤ ਦੀ ਬਗਾਵਤ ਵੀ ਫੈਲਦੀ ਹੈ, 


ਪਰ ਨਾਲ ਹੀ, ਸਰਮਾਏਦਾਰ ਜਮਾਤ ਨੇ ਉਹ ਤਾਕਤ ਇੱਕ ਅਜਿਹੀ ਜਮਾਤ ਜਿਸਦੀ ਗਿਣਤੀ ਸਦਾ ਵਧਦੀ 

ਵੀ ਪੈਦਾ ਕਰ ਦਿੱਤੀ ਹੈ ਜਿਸ ਰਾਹੀ ਇਹ ਖੁਦ ਉਲਟਾਈ ਜਾਣ ਜਾਂਦੀ ਹੈ ਅਤੇ ਖੁਦ ਸਰਮਾਏਦਾਰਾ ਪੈਦਾਵਾਰ ਦੁਆਰਾ 

ਲਈ ਤਕਦੀਰ ਲਿਖਾਈ ਬੈਠੀ ਹੈ: ਹੀ ਅਨੁਸ਼ਾਸ਼ਤ ਇੱਕਮੁੱਠ ਤੇ ਜਥੇਬੈਦ ਹੁੰਦੀ ਜਾਂਦੀ ਹੈ। 

ਤਬਦੀਲੀ ਦੀ ਇਹ ਪ੍ਰਕਿਰਿਆ ਜਿਵੇਂ ਹੀ ਸਰਮਾਏ ਦੀ ਇਜਾਰੇਦਾਰੀ ਪੈਦਾਵਾਰ ਦੀ ਪ੍ਰਣਾਲੀ ਦੇ 

ਪੁਰਾਣੇ ਸਮਾਜ ਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਫੀ ਪੈਰਾਂ ਦੀ ਬੇੜੀ ਬਣ ਜਾਂਦੀ ਹੈ ਜਿਹੜੀ ਇਸੇ ਦੇ ਅਧੀਨ 
ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਫਰਵਰੀ 2014 ੨% 5 


5।। 58000 0800 5॥101। 0 ੬00੧ 


੧3101੧150016001ਗ1.60।। 


ਹੀ ਜਨਮੀ ਅਤੇ ਵਧੀ-ਫੁੱਲੀ ਹੈਦੀ ਹੈ। ਪੈਦਾਵਾਰ ਦੇ 
ਸਾਧਨਾਂ ਦਾ ਕੱਦਰੀਕਰਨ ਅਤੇ ਕਿਰਤ ਦਾ 
ਸਮਾਜੀਕਰਨ ਆਖ਼ਰ ਨੂੰ ਇੱਕ ਅਜਿਹੇ ਮੋੜ 'ਤੇ ਆ 
ਪਹੈਚਦੇ ਹਨ ਜਿੱਥੇ ਉਹ ਸਰਮਾਏਦਾਰੀ ਦੇ ਖੋਲ ਅਦਰ 
ਹੋਰ ਨਹੀਂ ਰਹਿ ਸਕਦੇ । ਇਉਂ ਇਹ ਖੋਲ ਫਟ ਜਾਂਦਾ ਹੈ। 
ਸਰਮਾਏਦਾਰਾ ਨਿੱਜੀ ਜਾਇਦਾਦ ਦੀ ਮੌਤ ਦੀ ਘੰਟੀ 
ਵੱਜ ਜਾਂਦੀ ਹੈ। ਲੁੱਟਣ ਵਾਲੋਂ ਖੁਦ ਲੋਂਟੇ ਜਾਂਦੇ ਹਨ। 
(ਮਾਰਕਸ, ਸਰਮਾਇਆ, ਸੈਂਚੀ 1, ਸਫਾ 762) 
ਇਸ ਪੈਰ੍ਹੇ ਵਿੱਚ ਮਾਰਕਸ ਸਰਮਾਏਦਾਰਾ ਸਮਾਜ ਦੇ 
ਵਿਗਸਣ ਦੀ ਪ੍ਰਕਿਰਿਆ ਦੇ ਮੂਲ ਤੱਤ ਨੂੰ ਸਾਹਮਣੇ ਲਿਆਉਂਦੇ 
ਹਨ। ਉਹਨਾਂ ਦਾ ਵਿਸ਼ਲੇਸ਼ਣ ਅੱਜ ਵੀ ਪੂਰੀ ਤਰ੍ਹਾਂ ਸਹੀ ਹੈ; 
ਕਿਉਂਕਿ ਉਹ ਨਵੇਂ ਕਾਰਕ ਜਿਹੜੇ ਸਾਮਰਾਜਵਾਦ ਦੇ ਦੌਰ ਵਿੱਚ 
ਆ ਕੇ ਪ੍ਰਗਟ ਹੋਏ ਹਨ, ਜਿਹਨਾਂ ਨੂੰ ਦੇਖਣ ਲਈ ਉਹ ਜਿਉਂਦੇ ਨਾ 
ਰਹੇ, ਉਹਨਾਂ ਹੀ ਵਿਰੋਧਤਾਈਆਂ ਦੇ ਅੱਗੇ ਵਿਕਾਸ ਕਾਰਨ ਜਿਵੇਂ 
ਕਿ ਲੈਨਿਨ ਨੇ ਦਿਖਾਇਆ ਹੈ, ਪੈਦਾ ਹੋਏ ਜਿਹਨਾਂ ਨੂੰ ਮਾਰਕਸ ਨੇ 
ਸਾਹਮਣੇ ਲਿਆਂਦਾ ਸੀ ।ਉਹਨਾਂ ਦਾ ਅਸਰ ਇਹ ਪਿਆ ਕਿ ਉਹਨਾਂ 
ਨੇ ਪ੍ਰੋਲੇਤਾਰੀ ਲਹਿਰ ਨੂੰ ਯੂਰਪ ਤੋ' ਜਿੱਥੇ ਇਹ ਜਨਮੀ ਸੀ, ਵਧੇਰੇ 
ਹਾਸਲ ਨਹੀਂ ਕੀਤੀ ਸੀ, ਤੱਕ ਫੈਲਾ ਦਿੱਤਾ ਅਤੇ ਇਸ ਤਰ੍ਹਾਂ 
ਸਮਾਜਵਾਦੀ ਇਨਕਲਾਬ ਜਮਹੂਰੀ ਇਨਕਲਾਬ ਅਤੇ 


੮ ੩ ੨ ੮੯ 


ਰੀਦਿਆ ਗਿਆ। ੪ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਫਰਵਰੀ 2014 ੨ 6 


5।। 58000 0800 5॥10। 0 ੬00੧ 


(3101੧੧150016001ਗ1.60।। 


4 7 - ਜਰਗ - ਦਿਰ ਕਣੀ -ਨਰਰ ਲੀਰ, 


੦ ਤਕ ਜਗ ਤਕ ਜਗ ਜਗ ਜਗ ਜਤ ਜਗ ਨੀ 


ਵਿਅਕਤੀਗਤ ਅਜ਼ਾਦੀ 


# 7ਾਰਜ ਖਾਣ 


ਅਜ਼ਾਦੀ, ਬਰਾਬਰੀ ਅਤੇ ਭਾਈਚਾਰਾ 
ਬੁਰਜੂਆ ਵਿਚਾਰਧਾਰਾ ਦੇ ਅਧਿਐਨ ਸਮੇ' 
ਬੁਰਜੂਆਜ਼ੀ ਦੇ ਇਤਿਹਾਸ ਦੇ ਦੋ ਪੜਾਵਾਂ ਵਿਚਾਲੇ ਫਰਕ ਕਰਨਾ 
ਲਾਜ਼ਮੀ ਹੈ। ਪਹਿਲੇ ਪੜਾਅ ਵਿੱਚ, ਬਰਜੂਆਜ਼ੀ ਕਿਸਾਨੀ ਅਤੇ 
ਪ੍ਰੋਲੇਤਾਰੀ, ਜਿਹੜਾ ਕਿ ਅਜੇ ਜਗੀਰੂ ਦਾਬੇ ਖਿਲਾਫ ਬਚਪਨੇ ਦੇ 
ਦੌਰ ਵਿੱਚ ਸੀ, ਦੀ ਅਗਵਾਈ ਕਰਦੀ ਹੈ ।ਦੂਜੇ ਪੜਾਅ ਵਿੱਚ, 
ਆਪਣੇ-ਆਪ ਨੂੰ ਹਾਕਮ ਜਮਾਤ ਵਜੋਂ ਪੱਕੇ-ਪੈਰੀਂ ਕਰ ਲੈਣ 
ਤੋਂ ਬਾਅਦ, ਇਹ ਮੋੜਵੇਂ ਰੂਪ ਵਿੱਚ ਪ੍ਰੋਲੇਤਾਰੀ ਦੀ ਲਗਾਤਾਰ 
ਵਧ ਰਹੀ ਚੁਣੰਤੀ ਦਾ ਸਾਹਮਣਾ ਕਰਦੀ ਹੈ। 
ਆਪਣੇ ਸ਼ੁਰੂਆਤੀ ਦੌਰ ਵਿੱਚ, ਸਰਮਾਏਦਾਰਾ ਸਬੰਧਾਂ 
ਦਾ ਵਿਕਾਸ ਜਗੀਰੂ ਸਮਾਜ ਦੇ “ਗਰਭ ਵਿੱਚ” ਹੋਇਆ 
(ਏਂਗਲਜ, ਡਿਹੂਰਿਗ ਵਿਰੁੱਧ, ਸਫਾ 118; ਲੈਨਿਨ , ਸਮੁੱਚੀਆਂ 
ਲਿਖਤਾਂ , ਸੈਂਚੀ 27, ਸਫਾ 89)। ਇਸ ਤਰ੍ਹਾਂ ਪੈਦਾਵਰ ਦੇ ਨਵੇਂ 
ਢੰਗ ਅਤੇ ਸਿਆਸੀ ਤੇ ਵਿਚਾਰਧਾਰਕ ਉੱਚ-ਉਸਾਰ ਵਿਚਾਲੇ 
ਵਿਰੋਧਤਾਈ ਖੜੀ ਹੋ ਗਈ: 
ਇਸ ਵੱਡੇ ਇਨਕਲਾਬ ਤੋਂ ਬਾਅਦ ਸਿਆਸੀ ਬਣਤਰ 
ਆਇਆ। ਸਮਾਜ ਵਧੇਰੇ ਤੋਂ ਵਧੇਰੇ ਬੁਰਜੂਆ ਹੁੰਦਾ 
ਗਿਆ, ਪਰ ਰਾਜਸੱਤ੍ਰਾ ਜਗੀਰੂ ਬਣੀ ਰਹੀ । ਵੱਡ- 
ਪੱਧਰੀ ਵਪਾਰ - ਭਾਵ ਕੌਮਾਂਤਰੀ ਵਪਾਰ ਅਤੇ ਇਸ 
ਤੋਂ ਵੀ ਵੱਧ, ਸੈਸਾਰ ਪੱਧਰੀ ਵਪਾਰ - ਲਈ ਅਜ਼ਾਦ 
ਜਿਣਸ ਮਾਲਕਾਂ ਦੀ ਹੋਂਦ ਜ਼ਰੂਰੀ ਹੈ, ਜਿਹਨਾਂ ਦੀ 
ਗਤੀਸ਼ੀਲਤਾ ਉੱਤੇ ਕੋਈ ਰੋਕ ਨਾ ਹੋਵੇ ਅਤੇ ਜਿਹਨਾਂ 
ਕੋਲ ਵਪਾਰੀਆਂ ਦੇ ਰੂਪ ਵਿੱਚ ਬਰਾਬਰ ਹੱਕ ਹੋਣ 
ਤਾਂ ਕਿ ਉਹ ਆਪਣੀਆਂ ਜਿਣਸਾਂ ਦਾ ਵਟਾਂਦਰਾ 
ਉਹਨਾਂ ਨਿਯਮਾਂ ਦੇ ਅਧਾਰ ਉੱਤੇ ਕਰ ਸਕਣ, ਜਿਹੜੇ 
ਉਹਨਾਂ ਸਭਨਾਂ ਲਈ ਇੱਕੋ-ਜਿਹੇ ਹੋਣ, ਘੱਟੋ-ਘੱਟ 
ਹਰ ਥਾਵੇਂ ਸਥਾਨਕ ਪੱਧਰ ਉੱਤੇ ਤਾਂ ਅਜਿਹਾ ਹੋਵੇ 


ਇਕਰਾਰ ਵਿੱਚ ਇੱਕ ਧਿਰ ਵਜੋਂ ਉਸਦੇ ਬਰਾਬਰ ਦੇ 
ਹੱਕ ਹੋਣ । ਅਖੀਰ ਵਿੱਚ, ਸਾਰੀ ਮਨੁੱਖੀ ਕਿਰਤ ਨੂੰ 
ਬਰਾਬਰ ਤੇ ਇੱਕੋ-ਜਿਹਾ ਸਨਮਾਨ, ਕਿਉਂਜੋ ਇਹ 
ਮਨੁੱਖੀ ਕਿਰਤ ਹੀ ਹੈ ਜਿਸਨੂੰ ਆਧੁਨਿਕ ਬੁਰਜੂਆ 
ਅਰਥਸ਼ਾਸ਼ਤਰ ਦੇ ਕਦਰ ਦੇ ਸਿਧਾਂਤ ਵਿੱਚ ਆਪਣਾ 
ਅਚੇਤਨ ਪਰ ਸਭ ਤੋਂ ਸਪੱਸ਼ਟ ਪ੍ਰਗਟਾਵਾ ਮਿਲਿਆ 
ਹੈ, ਜਿਸ ਅਨੁਸਾਰ ਕਿਸੇ ਜਿਣਸ ਦੀ ਕਦਰ ਉਸ 
ਵਿੱਚ ਸਮੋਏ ਸਮਾਜਿਕ ਤੌਰ 'ਤੇ ਜ਼ਰੂਰੀ ਕਿਰਤ ਸਮੇਂ 
ਦੇ ਅਧਾਰ ਉੱਤੇ ਤੈਅ ਹੁੰਦੀ ਹੈ। ਪ੍ਰੰਤੂ, ਜਿੱਥੇ ਕਿ 
ਆਰਥਕ ਸਬੋਧ ਅਜ਼ਾਦੀ ਤੇ ਬਰਾਬਰੀ ਚਾਹੁੰਦੇ ਸਨ, 
ਉੱਥੇ ਹੀ ਸਿਆਸੀ ਢਾਂਚਾ ਗਿਲਡ ਦੀਆਂ ਰੋਕਾਂ ਅਤੇ 
ਖਾਸ ਵਿਸ਼ੇਸ਼ਧਿਕਾਰਾਂ ਦੁਆਰਾ ਹਰ ਕਦਮ ਉੱਤੇ 
ਇਸਦੀ ਵਿਰੋਧਤਾ ਕਰ ਰਿਹਾ ਸੀ। ਸਥਾਨਕ 
ਵਿਸ਼ੇਸ਼ਧਿਕਾਰ, ਫਰਕਵੀਂ (111ਇ161041) ਚੁੰਗੀ 
ਟੈਕਸ, ਸਭ ਕਿਸਮ ਦੇ ਉਚੇਚੇ ਕਨੂੰਨ ਨਾ ਸਿਰਫ 
ਵਿਦੇਸ਼ੀਆਂ ਜਾਂ ਬਸਤੀਆਂ ਦੇ ਲੋਕਾਂ ਨਾਲ ਵਪਾਰ ਨੂੰ 
ਹੀ, ਸਗੇਂ ਅਕਸਰ ਹਰੇਕ ਦੇਸ਼ ਦੇ ਕੌਮੀ ਸ਼ਹਿਰੀਆਂ ਦੇ 
ਵੱਖ-ਵੱਖ ਤਬਕਿਆਂ ਵਿਚਾਲੇ ਵਪਾਰ ਨੂੰ ਵੀ 
ਪ੍ਰਭਾਵਿਤ ਕਰਦੇ ਸਨ । ਹਰ ਜਗ੍ਹਾ ਮੌਜੂਦ ਗਿਲਡਾਂ ਦੇ 
ਵਿਸ਼ੇਸ਼ਧਿਕਾਰ ਅਤੇ ਹਰ ਰੋਜ ਖੜ੍ਹੀਆਂ ਕੀਤੀਆਂ 
ਜਾਂਦੀਆਂ ਰੁਕਾਵਟਾਂ ਮੈਨੂਫੇਕਚਰਿਗ ਦੇ ਵਿਕਾਸ 
ਵਿੱਚ ਅੜਿੱਕਾ ਡਾਹ ਰਹੀਆਂ ਸਨ। (ਏਂਗਲਜ, 
ਡਿਹੂਰਿੰਗ ਵਿਰੁੱਧ, ਸਫਾ 118) 
ਦੇ ਖਾਤਮੇ ਦੀ ਮੋਗ ਨਾ ਸਿਰਫ ਖੁਦ ਬੁਰਜੂਆਜ਼ੀ ਦੇ ਹਿਤਾਂ ਦਾ 
ਹੀ, ਸਗੋਂ ਕਿਸਾਨੀ ਦੇ ਵਿਸ਼ਾਲ ਸਮੂਹਾਂ, ਜਿਹੜੇ ਅਜੇ ਵੀ ਜਗੀਰੂ 
ਦੇਣਦਾਰੀਆਂ ਦੇ ਜੂਲੇਂ ਥੱਲੇ ਨੱਪੇ ਹੋਏ ਸਨ, ਦੇ ਹਿਤਾਂ ਦਾ ਵੀ 
ਪ੍ਰਗਟਾਵਾ ਸੀ ।ਉਸੇ ਸਮੇਂ ਵਿਕਸਤ ਮੁਲਕਾਂ ਦੀ ਬੁਰਜੂਆਜ਼ੀ ਦੇ 
'ਝੇ ਹਿਤਾਂ ਨੂੰ ਦਰਸਾਉਂਦਾ ਇਸ ਦਾ ਇੱਕ ਕੌਮਾਂਤਰੀ ਪੱਖ ਵੀ 


ਹੀ। ਦਸਤਕਾਰੀ ਤੋਂ' ਮੈਨੂਫੈਕਚਰ ਵੱਲ ਸੰਕਰਮਣ ਸੀ 

ਅਜ਼ਾਦ ਮਜ਼ਦੂਰਾਂ ਦੀ ਹੋਂਦ ਪਹਿਲੋਂ ਹੀ ਮਿਥ ਦਿੰਦਾ ਜਗੀਰੂ ਬੈਧਨਾਂ ਤੋਂ ਅਜ਼ਾਦੀ ਅਤੇ ਜਗੀਰੂ 
ਹੈ - ਦੋ ਅਰਥਾਂ ਵਿੱਚ ਅਜ਼ਾਦ, ਇੱਕ ਪਾਸੇ ਗਿਲਡ ਰੈਰ-ਬਰਾਬਰੀਆਂ ਨੂੰ ਖਤਮ ਕਰਕੇ ਬਰਾਬਰ ਹੱਕਾਂ 
ਦੀਆਂ ਜ਼ੈਜੀਰਾਂ ਤੋਂ ਅਜ਼ਾਦ ਅਤੇ ਦੂਜੇ ਪਾਸੇ, ਉਹਨਾਂ ਦੀ ਸਥਾਪਨਾ ਦੀ ਮੈਗ ਵੱਲੋਂ ਉਦੋਂ ਵਿਆਪਕ ਰੂਪ 
ਸਾਧਨਾਂ ਤੋਂ ਅਜ਼ਾਦ ਜਿਹਨਾਂ ਰਾਹੀਂ ਉਹ ਆਪਣੀ ਧਾਰ ਲੈਣਾ ਲਾਜ਼ਮੀ ਸੀ ਜਦੋਂ ਸਮਾਜ ਦੇ ਆਰਥਿਕ 
ਕਿਰਤ-ਸ਼ਕਤੀ ਨੁੰ ਵਰਤ ਸਕਦੇ ਹੋਣ; ਆਪਣੇ ਵਿਕਾਸ ਨੇ ਇਸਨੂੰ ਏਜੋਡੇ ਉੱਤੇ ਲਿਆ ਧਰਨਾ ਸੀ। 
ਨਿਯੋਜਕ ਕੋਲ ਆਪਣੀ ਕਿਰਤ ਸ਼ਕਤੀ ਵੇਚਣ ਦਾ ਜੇ ਇਸ ਮੈਗ ਨੂੰ ਸਨਅਤ ਅਤੇ ਵਪਾਰ ਦੇ ਹਿਤਾਂ 
ਇਕਰਾਰ ਕਰਨ ਲਈ ਅਜ਼ਾਦ, ਜਿਸ ਵਿੱਚ ਉਸ ਕੋਲ ਲਈ ਉਠਾਇਆ ਜਾਣਾ ਸੀ, ਤਾਂ ਇਸ ਲਈ ਲਾਜ਼ਮੀ 

ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ % ਅਪ੍ਰੈਲ 2014 ੨% 17 


5।। 58000 0800 5॥101। 0 ੬00੧ 


੧3101੧150016001ਗ1.60।। 


ਸੀ ਕਿ ਕਿਸਾਨੀ ਦੇ ਵਿਸ਼ਾਲ ਸਮੂਹਾਂ ਲਈ ਵੀ ਉਹੀ 
ਮੈਗ ਰੱਖੀ ਜਾਂਦੀ, ਜਿਹੜੇ ਉੱਪਰੋਂ ਥੋਪੀ ਭਂ-ਗੁਲਾਮੀ 
ਦੇ ਹਰ ਦਰਜੇ ਦੇ ਬੈਧਨ ਵਿੱਚ ਫਸੇ ਹੋਣ ਕਰਕੇ ਆਪਣੇ 
ਕਿਰਤ-ਸਮੇ' ਦਾ ਵਡੇਰਾ ਹਿੱਸਾ ਬਿਨ੍ਹਾਂ ਕਿਸੇ 
ਅਦਾਇਗੀ ਦੇ ਆਪਣੇ ਜਗੀਰੂ-ਮਾਲਕ ਦੇ ਹਵਾਲੇ 
ਨੂੰ ਹੋਰ ਕਿੰਨੀਆਂ ਹੀ ਅਦਾਇਗੀਆਂ ਕਰਨ ਲਈ 
ਮਜਬੂਰ ਕੀਤੇ ਜਾਂਦੇ ਸਨ। ਉਸੇ ਸਮੇਂ ਹੀ, ਜਗੀਰੂ 
ਵਿਸ਼ੇਸ਼ਧਿਕਾਰਾਂ ਦੇ ਖਾਤਮੇ, ਕੁਲੀਨਸ਼ਾਹੀ ਨੂੰ ਮਿਲੀ 
ਹੋਈ ਟੈਕਸਾਂ ਤੋਂ ਛੋਟ ਦੇ ਖਾਤਮੇ, ਵੱਖ-ਵੱਖ ਜਗੀਰਾਂ 
ਨੂੰ ਮਿਲੇਂ ਹੋਏ ਸਿਆਸੀ ਵਿਸ਼ੇਸ਼ਧਿਕਾਰਾਂ ਦੇ ਖਾਤਮੇ 
ਦੀ ਮੇਗ ਕਰਨ ਤੋਂ ਬਚਣਾ ਵੀ ਅਸੈਭਵ ਸੀ ।ਕਿਉਂਕਿ 
ਲੋਕ ਹੁਣ ਰੋਮਨ ਸਾਮਰਾਜ ਜਿਹੇ ਕਿਸੇ ਸੈਸਾਰ 
ਸਾਮਰਾਜ ਵਿੱਚ ਨਹੀਂ ਸਗੋਂ ਅਜ਼ਾਦ ਰਿਆਸਤਾਂ, 
ਜਿਹੜੀਆਂ ਇੱਕ-ਦੂਜੇ ਨਾਲ਼ ਬਰਾਬਰ ਸ਼ਰਤਾਂ `ਤੇ 
ਵਰਤਦੀਆਂ ਸਨ ਅਤੇ ਜਿਹੜੀਆਂ ਲਗਭਗ ਓਨੇਂ 
ਹੀ ਬੁਰਜੂਆ ਵਿਕਾਸ ਦੇ ਪੱਧਰ 'ਤੇ ਸਨ, ਦੇ ਇੱਕ 
ਢਾਂਚੇ ਵਿੱਚ ਰਹਿ ਰਹੇ ਸਨ, ਇਸ ਲਈ ਕੁਝ ਸਮੇਂ ਦੀ 
ਹੀ ਗੱਲ ਸੀ ਕਿ ਬਰਾਬਰੀ ਲਈ ਮੰਗ ਨੇ 
ਅਖਤਿਆਰ ਕਰ ਲੈਣਾ ਹੀ ਸੀ, ਅਜ਼ਾਦੀ ਅਤੇ 
ਬਰਾਬਰੀ ਨੂੰ ਮਨੁੱਖੀ ਹੱਕ ਐਲਾਨਿਆ ਜਾਣਾ ਹੀ 
ਸੀ।(ਏਂਗਲਜ, ਡਿਹੂਰਿਗ ਵਿਰੁੱਧ, ਸਫਾ 24) 
ਜਗੀਰੂ ਕੁਲੀਨਸ਼ਾਹੀ ਅਤੇ ਬੁਰਜੂਆਜ਼ੀ 
ਵਿਚਾਲੇ ਵਿਰੋਧਤਾਈ ਦੇ ਨਾਲ-ਨਾਲ ਹੀ ਲੁੱਟਣ 
ਵਾਲਿਆਂ ਅਤੇ ਲੁੱਟੇ ਜਾਣ ਵਾਲਿਆਂ ਵਿਚਾਲੇਂ, 
ਅਮੀਰ ਵਿਹਲੜਾਂ ਤੇ ਕਿਰਤੀਆਂ ਵਿਚਾਲੇ ਇੱਕ 
ਆਮ ਵਿਰੋਧਤਾਈ ਵੀ ਮੌਜੂਦ ਸੀ ਅਤੇ ਬਿਲਕੁਲ 
ਇਹਨਾਂ ਹੀ ਹਾਲਤਾਂ ਨੇ ਬੁਰਜੂਆਜ਼ੀ ਦੇ 
ਨੁਮਾਇੰਦਿਆਂ ਨੂੰ ਖੁਦ ਨੂੰ ਇੱਕ ਸਮਾਜਿਕ ਜਮਾਤ ਦੇ 
ਨੁਮਾਇੰਦੇ ਵਜੋਂ ਨਹੀਂ, ਸਗੋਂ ਸਮੁੱਚੀ ਉਤਪੀੜਤ 
ਮਨੁੱਖਤਾ ਦੇ ਨੁਮਾਇੰਦੇ ਵਜੋਂ ਪੇਸ਼ ਕਰਨ ਦਾ ਇਹ 
ਮੌਕਾ ਦਿੱਤਾ। (ਏਂਗਲਜ, ਡਿਹੁਰਿੰਗ ਵਿਰੁੱਧ, ਸਫਾ 
24) 
ਵਿੱਚ ਲਿਆਂਦਾ ਗਿਆ ਅਤੇ ਬੌਧਿਕ ਤੇ ਆਤਮਿਕ ਜੀਵਨ ਦੇ 
ਸਾਰੇ ਖੇਤਰਾਂ ਤੱਕ ਵਿਸਥਾਰ ਦਿੱਤਾ ਗਿਆ। ਸਾਰੇ ਪੱਛਮੀ ਯੂਰਪ 
ਵਿੱਚ, ਮੱਧਯੁਗੀ ਚਰਚ ਨੂੰ ਮਿਲੇ ਹੋਏ ਆਰਥਿਕ ਤੇ ਸਿਆਸੀ 
ਵਿਸ਼ੇਸ਼ਧਿਕਾਰਾਂ ਉੱਤੇ ਆਤਮਾ ਦੀ ਅਜ਼ਾਦੀ ਦੀਆਂ 
ਪ੍ਰਸਥਾਪਨਾਵਾਂ ਅਤੇ ਸਹਿਣਸ਼ੀਲਤਾ, ਉੱਦਮ ਤੇ ਕਿਫਾਇਤ ਦੀ 
ਨੈਤਿਕਤਾ ਰਾਹੀਂ ਹਮਲਾ ਵਿੱਢਿਆ ਗਿਆ। ਪੋਪ ਦੀ ਹਸਤੀ 
ਨੂੰ ਰੱਦ ਕੇ ਪ੍ਰੋਟੈਸਟੈਂਟਾਂ ਨੇ ਬੁਰਜੂਆਜ਼ੀ ਦੀ ਧਾਰਮਿਕ ਅਜ਼ਾਦੀ 
ਦਾ ਦਾਅਵਾ ਪੇਸ਼ ਕੀਤਾ। ਐਅਗਰੇਜ਼ ਇਨਕਲਾਬ ਲਈ ਘੋਲ 


ਦੇ ਨਾਂ ਹੇਠ ਲੜਿਆ ਗਿਆ। ਇਸ ਤੋਂ ਬਾਅਦ, ਪ੍ਰਬੋਧਨਕਾਲ 
ਦੇ ਦਾਰਸ਼ਨਿਕਾਂ , ਫਰਾਂਸੀਸੀ ਇਨਕਲਾਬ ਦੇ ਪੈਗੈਬਰਾਂ ਨੇ ਜਗੀਰੂ 
ਵਿਚਾਰਧਾਰਾ ਦੇ ਸਾਰੇ ਮਜ਼ਬੂਤ ਕਿਲਿਆਂ, ਸਮੇਤ ਧਰਮ ਦੇ, ਉੱਤੇ 
ਸਿੱਧਾ ਹਮਲਾ ਬੋਲਿਆ: 
ਮਹਾਨ ਮਨੁੱਖ ਜਿਹੜੇ ਆ ਰਹੇ 
ਇਨਕਲਾਬ ਲਈ ਮਨੁੱਖਾਂ ਦੇ ਮਨਾਂ ਨੂੰ ਸਾਫ ਕਰ ਰਹੇ 
ਸਨ, ਖੁਦ ਬਹੁਤ ਹੀ ਇਨਕਲਾਬੀ ਢੰਗ ਨਾਲ ਵਿਚਰ 
ਰਹੇ ਸਨ । ਉਹਨਾਂ ਨੇ ਕਿਸੇ ਬਾਹਰੀ ਸ਼ਕਤੀ ਨੂੰ ਮਨਣ 
ਤੋਂ ਉੱਕਾ ਹੀ ਇਨਕਾਰ ਕਰ ਦਿੱਤਾ । ਧਰਮ , ਕੁਦਰਤ 
ਦੇ ਸੈਕਲਪ, ਸਮਾਜ, ਸਿਆਸੀ ਢਾਂਚੇ ਸਮੇਤ - ਹਰ 
ਚੀਜ਼ ਬੇਤਰਸ ਅਲੋਚਨਾ ਦੇ ਨਿਸ਼ਾਨੇ ਉੱਤੇ ਸੀ, ਹਰ 
ਚੀਜ਼ ਨੂੰ ਤਰਕ ਦੇ ਆੱਗੇ ਖੁਦ ਨੂੰ ਸਿੱਧ ਕਰਨਾ ਪੈਣਾ 
ਸੀ ਜਾਂ ਫਿਰ ਹੋਂਦ ਗੁਆਉਣੀ ਪੈਣੀ ਸੀ । ਤਰਕਬੁੱਧੀ 
ਹਰ ਚੀਜ਼ ਲਈ ਪੈਮਾਨਾ ਸੀ... ਸਮਾਜ ਤੇ ਸਰਕਾਰ 
ਦੇ ਸਾਰੇ ਪੁਰਾਣੇ ਰੂਪ, ਰਵਾਇਤ ਵਜੋਂ ਚੱਲੇ ਆ ਰਹੇ 
ਸਾਰੇ ਪੁਰਾਣੇ ਵਿਚਾਰ ਗੈਰ-ਤਾਰਕਿਕ ਗਰਦਾਨ ਕੇ 
ਕਬਾੜਖਾਨੇ ਵਿੱਚ ਵਗਾਹ ਮਾਰੇ ਗਏ ।ਸੈਸਾਰ ਨੇ ਹੁਣ 
ਤੱਕ ਖੁਦ ਨੂੰ ਸਿਰਫ ਤੁਅੱਸਬਾਂ ਦੇ ਦਿਸ਼ਾ-ਨਿਰਦੇਸ਼ 
ਅਧੀਨ ਕਰ ਰੱਖਿਆ ਸੀ; ਬੀਤੇ ਦੀ ਹਰ ਚੀਜ਼ ਸਿਰਫ 
ਤਰਸ ਤੇ ਤਿਸਕਾਰ ਦੇ ਕਾਬਲ ਸੀ। ਹੁਣ ਪਹਿਲੀ 
ਵਾਰ ਦਿਨ ਦਾ ਉਜਾਲਾ ਪ੍ਰਗਟ ਹੋਇਆ ਸੀ; ਇਸ 
ਲਈ ਔਧ-ਸ਼ਰਧਾ, ਨਾਇਨਸਾਵੀ, ਵਿਸ਼ੇਸ਼ਧਿਕਾਰਾਂ 
ਅਤੇ ਦਾਬੇ ਦੀ ਥਾਂ ਸਦੀਵੀ ਸੱਚ, ਸਦੀਵੀ ਇਨਸਾਫ, 
ਕੁਦਰਤ ਵਿੱਚ ਵਿਦਮਾਨ ਬਰਾਬਰੀ ਅਤੇ ਮਨੁੱਖ ਦੇ 
ਨਾ-ਖੋਹੇ ਜਾ ਸਕਣ ਵਾਲੇ ਹੱਕਾਂ ਨੇ ਲੈ ਲੈਣੀ ਸੀ। 
(ਏਂਗਲਜ, ਡਿਹੁਰਿੰਗ ਵਿਰੁੱਧ, ਸਫਾ 23) 
ਜਿੱਥੋਂ ਤੱਕ ਪੁਰਾਤਨ ਜਗੀਰੂ ਪੂਰਵ-ਧਾਰਨਾਵਾਂ ਨੂੰ 
ਰੱਦਣ ਅਤੇ ਸਰਮਾਏਦਾਰਾ ਪੈਦਾਵਾਰ ਦੇ ਵਿਕਾਸ ਰਾਹੀਂ ਨਵੇਂ 
ਦਿਸਹੱਦੇ ਖੋਲਣ ਵਿੱਚ ਬੁਰਜੂਆਜ਼ੀ ਦੀਆਂ ਬੌਧਿਕ ਪ੍ਰਾਪਤੀਆਂ 
ਦਾ ਸਵਾਲ ਹੈ, ਉਹ ਮਨੁੱਖੀ ਗਿਆਨ ਵਿੱਚ ਇੱਕ ਸਥਾਈ 
ਯੋਗਦਾਨ ਹਨ; ਪਰ ਜਿੱਥੋਂ ਤੱਕ ਉਹਨਾਂ ਦੀ ਇੱਕ ਨਿਰਪੇਖ 
ਵਾਜਬੀਅਤ ਦੇ ਦਾਅਵੇ ਦਾ ਸਵਾਲ ਹੈ, ਇਹ ਵੀ ਇੱਕ ਭੁਲਾਂਦਰੇ 


ਉੱਤੇ ਟਿਕਿਆ ਹੋਇਆ ਹੈ: 
ਅੱਜ ਅਸੀਂ ਜਾਣਦੇ ਹਾਂ ਕਿ ਤਰਕ ਦਾ 
ਰਾਜ ਬੁਰਜੂਆਜ਼ੀ ਦੇ ਆਦਰਸ਼ੀਕ੍ਿਤ ਰਾਜ ਤੋਂ ਵੱਧ 


ਕੁਝ ਨਹੀਂ ਸੀ, ਕਿ ਸਦੀਵੀ ਇਨਸਾਫ ਬੁਰਜੂਆ 
ਇਨਸਾਫ ਦੇ ਰੂਪ ਵਿੱਚ ਸਾਕਾਰ ਹੋਇਆ ਸੀ, ਕਿ 
ਬਰਾਬਰੀ ਨੇ ਖੁਦ ਨੂੰ ਕਨੂੰਨ ਦੇ ਸਾਹਮਣੇ ਬੁਰਜੂਆ 
ਬਰਾਬਰੀ ਤੱਕ ਘਟਾ ਲਿਆ ਸੀ; ਬਰਜੂਆ ਜਾਇਦਾਦ 
ਦਿੱਤਾ ਗਿਆ ਸੀ; ਅਤੇ ਇਹ ਕਿ ਤਰਕ ਦੀ ਸੱਤ੍ਰਾ 
ਰੂਸੋ ਦੇ ਸਮਾਜਿਕ ਕਰਾਰ ਨੇ ਖੁਦ ਨੂੰ ਬੁਰਜੂਆ- 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਅਪ੍ਰੈਲ 2014 % 18 


5।। 58000 0800 5॥101। 0 ੬00੧ 


੧3101੧150016001ਗ1.60।। 


ਜਮਹੂਰੀ ਗਣਤੰਤਰ ਦੇ ਰੂਪ ਵਿੱਚ ਪ੍ਰਗਟ ਕੀਤਾ ਸੀ 
ਤੇ ਉਹ ਅਜਿਹਾ ਹੀ ਕਰ ਸਕਦਾ ਸੀ। ਅਠਾਰਵੀਂ 
ਸਦੀ ਦੇ ਮਹਾਨ ਵਿਚਾਰਕ ਵੀ ਆਪਣੇ ਪੁਰਖਿਆਂ 
ਦੀਆਂ ਸੀਮਾਵਾਂ ਨੂੰ ਉਲੰਘ ਨਹੀਂ ਸਕਦੇ ਸਨ। 
(ਏਂਗਲਜ, ਡਿਹੂਰਿਗ ਵਿਰੁੱਧ, ਸਫਾ 24) 
ਸਨਅੱਤੀ ਇਨਕਲਾਬ ਦੁਆਰਾ ਮੁਕਾਬਲੇ ਦੇ ਨਵੇਂ 
ਸਰਮਾਏਦਾਰਾ ਪੜਾਅ ਦੇ ਸ਼ੁਰੂ ਹੋਣ ਨਾਲ, ਇਹ ਬੁਰਜੂਆ 
ਆਦਰਸ਼ ਜਮਾਤੀ ਤਾਕਤਾਂ ਦੇ ਸੈਤੁਲਨ `ਚ ਆਏ ਬਦਲਾਅ ਦੇ 
ਅਨੁਰੂਪ ਚੋਰੀ-ਛਿਪੇ ਤਬਦੀਲ ਹੋ ਗਏ । ਫਰਾਂਸੀਸੀ ਇਨਕਲਾਬ 
ਜਿਸ ਨੇ ਇਹਨਾਂ ਆਦਰਸ਼ਾਂ ਨੂੰ ਸਾਕਾਰ ਕਰਨ ਦਾ ਨਿਸ਼ਾਨਾ 
ਆਪਣੇ ਸਾਹਮਣੇ ਰੱਖਿਆ ਸੀ, ਦਾ ਸਵਾਗਤ ਕਰਨ ਦੀ ਥਾਂ 
ਇੰਗਲੈਂਡ ਦੀ ਬੁਰਜੂਆਜ਼ੀ ਦੇ ਆਗੂਆਂ ਨੇ ਇਸ ਵਿੱਚ ਆਪਣੇ 
ਲਈ ਖਤਰੇ ਨੂੰ ਭਾਂਪ ਲਿਆ ਸੀ, ਜਿਹੜਾ ਓਨਾ ਜਗੀਰੂ 
ਵਿਸ਼ੇਸ਼ਧਿਕਾਰਾਂ ਲਈ ਨਹੀਂ ਸੀ (ਜਿਸ ਨੂੰ ਉਹ ਪਹਿਲਾਂ ਹੀ ਖਤਮ 
ਕਰ ਚੁੱਕੇ ਸਨ), ਜਿਨ੍ਹਾਂ ਬੁਰਜੂਆ ਜਾਇਦਾਦ ਲਈ ਸੀ। 
ਇਨਕਲਾਬ ਤੋ ਬਾਅਦ ਖੁਦ ਫਰਾਂਸ ਵਿੱਚ ਵੀ ਇਹੋ-ਜਿਹੇ 
ਬਦਲਾਅ ਸਾਹਮਣੇ ਆਏ। ਦੋਵਾਂ ਦੇਸ਼ਾਂ ਵਿੱਚ ਬੁਰਜੂਆ 
ਵਿਚਾਰਵੇਤਾਵਾਂ ਨੂੰ ਰੱਖਿਆਤਮਕ ਰੁਖ ਅਖਤਿਆਰ ਕਰਨ ਲਈ 
ਮਜਬੂਰ ਕਰ ਦਿੱਤਾ ਗਿਆ । ਆਰਥਿਕ ਸਿਧਾਂਤ ਦੇ ਖੇਤਰ ਵਿੱਚ 
ਇਹ ਬਦਲਾਅ ਖਾਸ ਤੌਰ 'ਤੇ ਉੱਘੜਵਾਂ ਸੀ: 
ਸਿਆਸੀ ਸੱਤਾ ਜਿੱਤਣ ਵਿੱਚ ਕਾਮਯਾਬ ਹੋ ਗਈ 
ਸੀ। ਇਸ ਲਈ ਜਮਾਤੀ ਘੋਲ ਨੇ, ਅਭਿਆਸ ਵਿੱਚ 
ਵੀ ਤੇ ਸਿਧਾਂਤ ਵਿੱਚ ਵੀ, ਵਧੇਰੇ ਤੋਂ ਵਧੇਰੇ ਬੇਬਾਕ 
ਅਤੇ ਡਰਾਉਣਾ ਰੂਪ ਧਾਰਿਆ। ਇਸਨੇ ਵਿਗਿਆਨਕ 
ਬੁਰਜੂਆ ਆਰਥਿਕਤਾ ਦੇ ਖੋਲ ਨੂੰ ਤੋੜ ਦਿੱਤਾ । ਇਸ 
ਲਈ ਹੁਣ ਸਵਾਲ ਇਹ ਨਹੀਂ ਸੀ ਰਿਹਾ ਕਿ ਇਸ ਜਾਂ 
ਉਸ ਸਿਧਾਂਤ ਵਿੱਚੋਂ ਕਿਹੜਾ ਸਹੀ ਹੈ, ਸਗੋਂ ਇਹ 
ਬਣ ਗਿਆ ਸੀ ਕਿ ਸਰਮਾਏ ਲਈ ਕਿਹੜਾ ਸਿਧਾਂਤ 
ਫਾਇਦੇਮੋਦ ਹੈ ਜਾਂ ਹਾਨੀਕਾਰਕ, ਮੁਨਾਸਬ ਹੈ ਜਾਂ 
ਗੈਰ-ਮੁਨਾਸਬ, ਸਿਆਸੀ ਤੌਰ 'ਤੇ ਖਤਰਨਾਕ ਹੈ ਜਾਂ 
ਨਹੀਂ । ਹਿਤਾਂ ਦੇ ਪ੍ਰਭਾਵ ਤੋਂ ਮੁਕਤ ਖੋਜਕਾਰਾਂ ਦੀ ਥਾਂ 
ਭਾੜੇ ਦੇ ਇਨਾਮ-ਖੋਰਾਂ ਨੂੰ ਮਿਲ ਗਈ ਸੀ; ਖਰੀ 
ਵਿਗਿਆਨਕ ਖੋਜ ਦੀ ਥਾਂ ਟੁੱਕੜਖੋਰਾਂ ਦੀ ਦੁਸ਼ਟ 
ਜ਼ਮੀਰ ਅਤੇ ਭੈੜੀ ਨੀਅਤ ਨੇ ਲੈ ਲਈ ਸੀ।(ਮਾਰਕਸ 
ਸਰਮਾਇਆ, ਸੈਂਚੀ 1, ਸਫ਼ਾ 15) 
ਮਾਲਥਸ, ਬੇਂੱਥਮ ਅਤੇ ਐਗਰੇਜ਼ ਬੁਰਜੂਆਜ਼ੀ ਦੇ 
ਹੋਰਨਾਂ ਟੁੱਕੜਖੋਰਾਂ ਦੀਆਂ ਲਿਖਤਾਂ ਵਿੱਚ ਸਹਿਕਾਰਤਾ ਦੀ ਥਾਂ 
ਉੱਤੇ ਮੁਕਾਬਲੇ ਨੂੰ ਰੱਖ ਦਿੱਤਾ ਗਿਆ। ਅਜ਼ਾਦੀ ਅਤੇ ਬਰਾਬਰੀ 
ਦੇ ਆਦਰਸ਼ਾਂ ਦੀ ਵਿਆਖਿਆ ਦਾਬੇ ਤੋਂ ਅਜ਼ਾਦੀ , ਮਨੁੱਖਤਾ ਦੇ 
ਫਾਇਦੇ ਲਈ ਮਿਲਕੇ ਕੌਮ ਕਰਨ ਦੀ ਅਜ਼ਾਦੀ ਦੇ ਰੂਪ ਵਿੱਚ 
ਨਹੀਂ, ਸਗੋਂ ਨਿੱਜੀ ਹਿਤਾਂ ਦੀ ਪੂਰਤੀ ਲਈ ਦੂਜਿਆਂ ਨਾਲ 


ਬਰਾਬਰ ਸ਼ਰਤਾਂ ਉੱਤੇ ਮੁਕਾਬਲਾ ਕਰਨ ਦੀ ਅਜ਼ਾਦੀ ਦੇ ਰੂਪ 
ਵਿੱਚ ਕੀਤੀ ਗਈ। ਬੁਰਜੂਆ ਜਾਇਦਾਦ ਜੋ ਉਹਨਾਂ ਦੀ 
ਸੱਭਿਅਤਾ ਦੀ ਬੁਨਿਆਦ ਹੈ, ਇੱਕ ਵਿਸ਼ੇਸ਼ਧਿਕਾਰ ਸੀ ਜਿਸ 
ਵਿੱਚੋਂ ਗਰੀਬਾਂ ਨੂੰ ਬਾਹਰ ਧੋਕ ਦਿੱਤਾ ਗਿਆ ਅਤੇ ਗਰੀਬੀ ਨੂੰ 
ਨਵੇਂ ਸਮਾਜ ਦੀ ਇੱਕ ਪੀੜਾ ਵਜੋਂ ਨਹੀਂ, ਸਗੋਂ ਇੱਕ ਸਥਾਈ 
ਜ਼ਰੂਰਤ ਵਜੋਂ ਦੇਖਿਆ ਗਿਆ। 

ਮਾਲਥਸ ਅਨੁਸਾਰ, ਅਬਾਦੀ ਦੇ ਵਾਧੇ ਕਾਰਨ 
ਜਿਹੜਾ ਗੁਜ਼ਾਰੇ ਦੇ ਸਾਧਨਾਂ ਵਿੱਚ ਵਾਧੇ ਦੀ ਰਫਤਾਰ ਤੋ' ਤੇਜ 
ਹੁੰਦਾ ਹੈ, ਗਰੀਬੀ ਲਾਜ਼ਮੀ ਹੀ ਪੈਦਾ ਹੋਵੇਗੀ । ਗਰੀਬਾਂ ਦੀਆਂ 
ਮੁਸ਼ਕਿਲਾਂ ਨੂੰ ਘੱਟ ਕਰਨ ਦੇ ਯਤਨ ਕੁਰਾਹੇ ਪੈਣਾ ਹੈ, ਕਿਉਕਿ, 
ਉਹਨਾਂ ਨੂੰ ਆਪਣੇ ਹਾਲ ਉੱਤੇ ਛੱਡ ਦੇਣਾ, ਜਿਉਣ ਲਈ ਉਹਨਾਂ 
ਦਾ ਘੋਲ਼ ਸਭ ਤੋਂ ਯੋਗ ਦੇ ਜਿਉਂਦੇ ਰਹਿਣ ਲਈ ਪ੍ਰੇਰਕ ਹੈ 
(ਮਾਰਕਸ, ਦਾਰਸ਼ਨਿਕ ਹੱਥਲਿਖਤਾਂ, ਸਫਾ 199-205)। 
ਇਹਨਾਂ ਵਿਚਾਰਾਂ ਵਿੱਚ ਅਸੀਂ ਜੀਵਾਂ ਦੀ ਉਤਪਤੀ ਦੇ ਡਾਰਵਿਨ 
ਦੇ ਸਿਧਾਂਤ ਦੇ ਭਰੂਣ ਰੂਪ ਨੂੰ ਪਛਾਣ ਸਕਦੇ ਹਾਂ ਅਤੇ ਜਦੋਂ 
ਉਸਨੇ ਇਸ ਅਧਾਰ ਉੱਤੇ ਜੀਵ-ਵਿਗਿਆਨ ਵਿੱਚ ਇਨਕਲਾਬ 
ਲੈ ਆਂਦਾ ਤਾਂ ਬੁਰਜੂਆ ਅਰਥਸ਼ਾਸ਼ਤਰੀਆਂ ਨੇ ਉਸ ਦੇ ਸਿਧਾਂਤਾਂ 
ਦੀ ਗਰੀਬੀ ਕੁਦਰਤ ਦਾ ਨਿਯਮ ਸੀ। 

ਮਾਲਥਸ ਅਨੁਸਾਰ, ਮਾਲਕ ਆਪਣੇ ਮਜ਼ਦੂਰਾਂ ਨੂੰ 
ਜਿਹੜੀਆਂ ਉਜਰਤਾਂ ਦਿੰਦਾ ਹੈ ਉਹ ਪੂਰਤੀ ਅਤੇ ਮੈਗ ਦੇ ਨਿਯਮ 
ਨਾਲ ਮੇਲ ਖਾਣੀਆਂ ਚਾਹੀਦੀਆਂ ਹਨ ਜੋ “ਸਰਮਾਏ ਦੇ ਨਿਸਬਤ 
ਅਬਾਦੀ ਦੇ ਅਨੁਪਾਤ? ਨੂੰ ਦਰਸਾਉਂਦਾ ਹੈ। ਇਹ ਉਸਦਾ ਫਰਜ਼ 
ਹੈ ਕਿ ਉਹ ਆਪਣੇ ਕਾਰੋਬਾਰ ਨੂੰ ਸਭ ਤੋਂ ਉੱਚੇ ਮੁਨਾਫੇ ਹਾਸਲ 
ਕਰਨ ਲਈ ਚਲਾਵੇ , ਕਿਉਂਕਿ ਇਸ ਢੰਗ ਨਾਲ ਉਹ ਕੌਮ ਦੀ 
ਦੌਲਤ ਵਿੱਚ ਵਾਧਾ ਕਰਨ ਵਿੱਚ ਯੋਗਦਾਨ ਪਾਉਂਦਾ ਹੈ ਅਤੇ 
ਗਰੀਬ ਕਿਰਤੀਆਂ ਨੂੰ ਰੁਜ਼ਗਾਰ ਦਿੰਦਾ ਹੈ। ਰਾਜਸੱਤ੍ਰਾ ਦਾ ਕੰਮ 
ਜਾਇਦਾਦ ਦੇ ਹੱਕਾਂ ਦੀ ਰਾਖੀ ਕਰਨਾ ਹੈ ਅਤੇ ਵੱਖ-ਵੱਖ 
ਸਾਰੇ ਕਰਾਰਾਂ ਨੂੰ ਠੀਕ-ਠੀਕ ਨਿਭਾਏ ਜਾਣ ਨੂੰ ਯਕੀਨੀ 
ਬਣਾਉਣਾ ਹੈ। ਇਹ ਮੌਨਿਆ ਗਿਆ ਕਿ ਇਹ ਹਾਲਤ 
ਜਾਇਦਾਦ-ਵਿਹੂਣਿਆਂ ਲਈ ਔਖਿਆਈਆਂ ਭਰੀ ਸੀ ਅਤੇ 
ਰੈਡੀਕਲ ਹਲਕਿਆਂ ਵਿੱਚ ਕੁਝ ਅਜਿਹੇ ਵਿਅਕਤੀ ਸਨ ਜਿਹੜੇ 
ਸੋਚਦੇ ਸਨ ਕਿ ਇੱਕ ਅਜਿਹਾ ਸਮਾਂ ਆਵੇਗਾ ਜਦੋਂ ਰਾਜੇ ਦੀ 
ਸਾਰੀ ਪ੍ਜਾ ਨੂੰ ਬਰਾਬਰ ਸਿਆਸੀ ਹੱਕ ਹਾਸਲ ਹੋ ਜਾਣਗੇ । ਹੋਰ 


, ਜਿਹੜੇ ਘੱਟ ਉਮੀਦਾਂ ਰੱਖਦੇ ਸਨ, ਐਡਮੋਡ ਬਰਕ ਨਾਲ 


ਸਹਿਮਤ ਸਨ ਕਿ ਮਜ਼ਦੂਰਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਪਾਲਣ 
ਲਈ ਉਤਸ਼ਾਹਿਤ ਨਹੀਂ ਕੀਤਾ ਜਾਣਾ ਚਾਹੀਦਾ: 

ਅਮਨ-ਅਮਾਨ ਦੀ ਚੰਗੀ ਵਿਵਸਥਾ 

ਸਾਰੀਆਂ ਚੰਗੀਆਂ ਚੀਜ਼ਾਂ ਦੀ ਬੁਨਿਆਦ ਹੈ । ਕੁਝ 

ਹਾਸਲ ਕਰਨ ਦੇ ਯੋਗ ਬਣਨ ਲਈ ਲੋਕਾਂ ਨੂੰ ਅਧੀਨ 

ਨਾ ਹੁੰਦੇ ਹੋਏ ਵੀ ਸਾਊ ਅਤੇ ਆਗਿਆਕਾਰੀ ਹੋਣਾ 

ਚਾਹੀਦਾ ਹੈ । ਮਜਿਸਟ੍ਰੇਟ ਦੀ ਇੱਜਤ ਹੋਣੀ ਚਾਹੀਦੀ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਅਪ੍ਰੈਲ 2014 ੨ 19 


5।। 58000 0800 5॥101। 0 ੬00੧ 


੧3101੧150016001ਗ1.60।। 


ਹੈ ਅਤੇ ਕਨੂੰਨ ਦੀ ਅਥਾਰਿਟੀ ਹੋਣੀ ਚਾਹੀਦੀ ਹੈ। ਅਜਿਹਾ ਕਰਦੇ ਹਨ, ਇਸ ਲਈ ਸਾਰੇ ਹੀ ਚੀਜ਼ਾਂ ਦੇ 
ਕਲਾ ਦੁਆਰਾ ਲੋਕਾਂ ਦੇ ਸਰੀਰ ਇਹੋ-ਜਿਹੇ ਨਹੀਂ ਪੂਰਵ-ਨਿਰਧਾਰਤ ਸੰਤੁਲਨ ਦੇ ਅਨੁਸਾਰ ਏਦਾਂ ਕਰਦੇ 
ਬਣਾ ਦਿੱਤੇ ਜਾਣੇ ਚਾਹੀਦੇ ਕਿ ਕੁਦਰਤੀ ਅਧੀਨਤਾ ਹਨ , ਜਾਂ ਫਿਰ ਇੱਕ ਸਮਝਦਾਰ ਕਿਰਪਾਲੂ ਰੱਬ ਦੀ 
ਦੇ ਨਿਯਮ ਹੀ ਉਹਨਾਂ ਦੇ ਦਿਮਾਗਾਂ ਵਿੱਚੋਂ ਨਿੱਕਲ ਛਤਰਛਾਇਆ ਹੇਠ ਸਾਰੇ ਇੱਕ-ਦੂਜੇ ਦੇ ਪਰਸਪਰ 
ਜਾਣ। ਉਹਨਾਂ ਨੂੰ ਉਸ ਵਿਅਕਤੀ ਦੀ ਜਾਇਦਾਦ ਲਾਭ ਲਈ, ਇੱਕ ਸਾਂਝੀ ਖੁਸ਼ਹਾਲੀ ਲਈ, ਅਤੇ ਸਭ 
ਦੀ ਇੱਜਤ ਕਰਨੀ ਚਾਹੀਦੀ ਹੈ ਜਿਸ ਕੋਲੋਂ ਉਹ ਹਿੱਸਾ ਦੇ ਹਿਤਾਂ ਲਈ ਕੰਮ ਕਰਦੇ ਹਨ। (ਮਾਰਕਸ, 
ਨਹੀਂ ਵੰਡਾ ਸਕਦੇ । ਉਹਨਾਂ ਨੂੰ ਕਿਰਤ ਕਰਕੇ ਉਹ ਸਰਮਾਇਆ, ਸੈਂਚੀ 1, ਸਫਾ 176) 

ਕੁਝ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਵਿਕਟੋਰੀਅਨ ਭੱਦਰਪੁਰਸ਼ਾਂ ਜਿਹਨਾਂ ਦੀ 


ਜੋ ਕੁਝ ਕਿਰਤ ਰਾਹੀ' ਹਾਸਲ ਕੀਤਾ ਜਾ ਸਕਦਾ ਹੈ _ਸਨਔਤ ਅਤੇ ਉੱਦਮ ਨੇ ਬ੍ਰਿਟੇਨ ਨੂੰ 'ਸੈਸਾਰ ਦੀ ਵਰਕਸ਼ਾਪ” 
ਅਤੇ ਜਿਵੇਂ ਕਿ ਅਕਸਰ ਹੁੰਦਾ ਹੈ, ਜਦੋਂ ਉਹਨਾਂ ਨੂੰ ਬਣਾ ਦਿੱਤਾ, ਨੂੰ ਨੇੜਿਓ' ਜਾਣਨ ਵਾਲੇ ਇੱਕ ਵਿਅਕਤੀ ਨੇ 
ਪਤਾ ਲੱਗੇ ਕਿ ਉਹਨਾਂ ਦੇ ਯਤਨਾਂ ਦੇ ਅਨੁਪਾਤ ਵਿੱਚ _ਉਹਨਾਂ ਨੂੰ ਕੁਝ ਇੰਝ ਪੇਸ਼ ਕੀਤਾ ਹੈ: 


ਉਹਨਾਂ ਦੀ ਪ੍ਰਾਪਤੀ ਥੋੜੀ ਹੈ ਤਾਂ ਉਹਨਾਂ ਨੂੰ ਐਤਿਮ ਮੈਂ ਐਗਰੇਜ਼ ਬੁਰਜੂਆਜ਼ੀ ਜਿਹੀ ਕੋਈ ਹੋਰ 
ਇਨਸਾਫ ਵਿੱਚ ਉਹਨਾਂ ਦੇ ਹਿੱਸਿਆਂ ਬਾਰੇ ਪੜ੍ਹਾ ਕੇ ਜਮਾਤ ਨਹੀਂ ਦੇਖੀ ਜਿਹੜੀ ਇੰਨੀ ਭ੍ਰਿਸ਼ਟ ਹੋਵੇ, 
ਧਰਵਾਸ ਦੇਣਾ ਚਾਹੀਦਾ ਹੈ। (ਐਡਮੋਡ ਬਰਕ, ਖੁਦਪ੍ਰਸਤੀ ਵਿੱਚ ਇੰਨੀ ਡੂੰਘੀ ਤਰ੍ਹਾਂ ਨਾਲ ਗਲਤਾਨ 
ਰਿਫਲੈਕਸ਼ਨਜ਼ ਆਨ ਦ ਰੈਵੋਲੂਸਨ ਇਨ ਫਰਾਂਸ, ਚੌਥਾ ਹੋਵੇ, ਐਦਰੋਂ ਇੰਨੀ ਖੋਖਲੀ ਤੇ ਇਸ ਲਈ ਤਰੱਕੀ ਦੇ 
ਐਡੀਸ਼ਨ, ਸਫਾ 359) ਇੰਨਾ ਨਾਕਾਬਿਲ ਹੋਵੇ ਅਤੇ ਠੀਕ-ਠੀਕ ਅਰਥਾਂ 


ਸਨਅਤੀ ਸਬੈਧਾਂ ਦੇ ਸੈਸਾਰ ਨੂੰ ਵਿਕਟੋਰੀਅਨ 


ਬੁਰਜੂਆਜ਼ੀ ਜਿਸ ਤਰ੍ਹਾਂ ਦੇਖਦੀ ਸੀ, ਉਸਦਾ ਚਿਤਰਣ ਮਾਰਕਸ 


ਉਹ ਦਾਇਰਾ... ਜਿਸ ਐਦਰ ਕਿਰਤ- 
ਸ਼ਕਤੀ ਦੀ ਖਰੀਦ-ਵੇਚ ਹੁੰਦੀ ਹੈ, ਅਸਲ ਵਿੱਚ 
ਮਨੁੱਖ ਦੇ ਜਨਮਸਿੱਧ ਹੱਕਾਂ ਦਾ ਅਦਨ ਦਾ ਬਾਗ ਹੀ 
ਹੈ।ਉੱਥੇ ਅਜ਼ਾਦੀ, ਬਰਾਬਰੀ, ਜਾਇਦਾਦ ਅਤੇ ਖੁਸ਼ੀ 
ਦੇ ਸਿਧਾਂਤ ਦਾ ਰਾਜ ਹੈ। ਅਜ਼ਾਦੀ, ਕਿਉਂਕਿ ਜਿਣਸ, 
ਜਿਵੇਂ ਕਿ ਕਿਰਤ-ਸ਼ਕਤੀ, ਦਾ ਖਰੀਦਦਾਰ ਤੇ 
ਵਿਕਰੇਤਾ ਦੋਵੇ' ਹੀ ਸਿਰਫ ਆਪਣੀ ਖੁਦ ਦੀ 
ਅਜ਼ਾਦ-ਇੱਛਾ ਦੀ ਅਧੀਨਗੀ ਹੇਠ ਹਨ। ਉਹ 
ਅਤੇ ਜਿਸ ਕਰਾਰ ਉੱਤੇ ਉਹ ਪਹੁੰਚਦੇ ਹਨ ਉਹ ਉਹ 
ਰੂਪ ਹੈ ਜਿਸ ਵਿੱਚ ਉਹਨਾਂ ਦੀ ਸਾਂਝੀ ਇੱਛਾ ਦਾ 
ਕਨੂੰਨੀ ਪ੍ਰਗਟਾਵਾ ਹੁੰਦਾ ਹੈ। ਬਰਾਬਰੀ, ਕਿਉਂਕਿ 
ਉਹਨਾਂ ਵਿੱਚੋਂ ਹਰੇਕ ਜਿਣਸਾਂ ਦੇ ਆਮ ਮਾਲਕ ਵਜੋ 
ਇੱਕ-ਦੂਜੇ ਨੂੰ ਮਿਲਦਾ ਹੈ ਅਤੇ ਉਹ ਬਰਾਬਰ ਤੋਲ 
ਇੱਕ-ਦੂਜੇ ਨਾਲ ਵਟਾਉਂਦੇ ਹਨ। ਜਾਇਦਾਦ, 
ਕਿਉਂਕਿ ਉਹਨਾਂ ਵਿੱਚੋਂ ਹਰ ਕੋਈ ਓਨਾ ਹੀ ਵੇਚ 
ਸਕਦਾ ਹੈ ਜਿੰਨੇ ਦਾ ਉਹ ਮਾਲਕ ਹੈ। ਖੁਸ਼ੀ ਦਾ 
ਸਿਧਾਂਤ, ਕਿਉਂਕਿ ਉਹਨਾਂ ਵਿੱਚੋਂ ਹਰੇਕ ਸਿਰਫ 
ਆਪਣਾ ਹਿਤ ਦੇਖਦਾ ਹੈ। ਇੱਕੋ-ਇੱਕ ਤਾਕਤ 


ਵਿੱਚ ਬੁਰਜੂਆਜ਼ੀ ਕਹੇ ਜਾਣ ਵਾਲੇ, ਭਾਵ 
ਉਦਾਰਵਾਦੀਆਂ, “ਕਾਰਨ ((010)” ਕਨੂੰਨ ਮਨਸੂਖ 
ਕਰਵਾਉਣ ਵਾਲੀ ਬੁਰਜੂਆਜ਼ੀ ਲਈ ਇਹ ਗੱਲ 
ਖਾਸ ਤੌਰ 'ਤੇ ਸਹੀ ਹੈ। ਇਸ ਕਰਕੇ , ਉਸ ਲਈ ਸੈਸਾਰ 
ਵਿੱਚ ਪੈਸੇ ਤੋਂ ਇਲਾਵਾ ਹੋਰ ਕਿਸੇ ਚੀਜ਼ ਦੀ, ਖੁਦ 
ਦੀ ਵੀ ਕੋਈ ਹੋਂਦ ਨਹੀਂ ਹੈ।ਉਹ ਲਾਭ ਤੋਂ ਇਲਾਵਾ 
ਹੋਰ ਕਿਸੇ ਚੀਜ਼ ਨੂੰ ਨਹੀਂ ਦੇਖਦੀ, ਸੋਨੇ ਦੇ ਖੁਸ ਜਾਣ 
ਤੋਂ ਇਲਾਵਾ ਉਸਨੂੰ ਹੋਰ ਕੋਈ ਦੁੱਖ ਨਹੀਂ ਹੁੰਦਾ। 
ਇਸ ਲਾਲਚ ਅਤੇ ਹਵਸ ਦੀ ਮੌਜੂਦਗੀ ਵਿੱਚ, ਕਿਸੇ 
ਇੱਕ ਮਨੁੱਖ ਦੀ ਭਾਵਨਾ ਜਾਂ ਰਾਇ ਦਾ ਵੀ 
ਕਲੰਕਰਹਿਤ ਬਚ ਜਾਣਾ ਅਸੈਭਵ ਹੈ। ਠੀਕ ਹੈ, 
ਹੁੰਦੇ ਹਨ ਅਤੇ ਉਹਨਾਂ ਵਿੱਚ ਹੋਰ ਬਹੁਤ ਸਾਰੇ ਨਿੱਜੀ 
ਗੁਣ ਹੁੰਦੇ ਹਨ ਅਤੇ ਉਹ ਬਾਕੀ ਸਭਨਾਂ ਬੁਰਜੂਆਵਾਂ 
ਹਨ; ਇੱਥੋਂ ਤੱਕ ਕਿ ਬਿਜ਼ਨੈੱਸ ਵਿੱਚ ਵੀ ਜਰਮਨਾਂ 
ਨਾਲੋਂ ਵਧੇਰੇ ਚੰਗੀ ਤਰ੍ਹਾਂ ਵਰਤਦੇ ਹਨ; ਉਹ ਸਾਡੇ 
ਬਹੁਤਾ ਨਹੀਂ ਖਹਿਬੜਦੇ; ਪ੍ਰਤੂ ਇਸ ਸਭ ਦਾ ਕੀ 
ਲਾਭ ? ਆਖਰ ਨੂੰ, ਇਹ ਸਿਰਫ ਖੁਦਪ੍ਰਸਤੀ ਹੈ ਤੇ 
ਖਾਸ ਤੌਰ `ਤੇ ਪੈਸੇ ਦਾ ਲਾਭ ਹੈ ਜਿਹੜਾ ਉਹਨਾਂ ਨੂੰ 
ਪਰਿਭਾਸ਼ਿਤ ਕਰਦਾ ਹੈ । ਮਾਨਚੈਸਟਰ ਵਿੱਚ ਇੱਕ 


ਜਿਹੜੀ ਉਹਨਾਂ ਨੂੰ ਨੇੜੇ ਲਿਆਉਂਦੀ ਹੈ ਅਤੇ ਉਹਨਾਂ ਵਾਰ ਮੈਂ ਇੱਕ ਅਜਿਹੇ ਹੀ ਬੁਰਜੂਆ ਨੂੰ ਮਿਲਿਆ 

ਵਿਚਾਲੇ ਸਬੈਧ ਕਾਇਮ ਕਰਦੀ ਹੈ, ਖੁਦਗਰਜ਼ੀ, ਲਾਭ ਅਤੇ ਇਮਾਰਤਾਂ ਉਸਾਰਨ ਦੇ ਭੈੜੇ ਤੇ ਭ੍ਰਿਸ਼ਟ ਤਰੀਕੇ, 

ਅਤੇ ਹਰੇਕ ਦੇ ਆਪਣੇ ਨਿੱਜੀ ਹਿਤ ਹਨ। ਹਰੇਕ ਮਜ਼ਦੂਰਾਂ ਦੇ ਕਮਰਿਆਂ ਦੀਆਂ ਬੁਰੀਆਂ ਹਾਲਤਾਂ ਬਾਰੇ 

ਸਿਰਫ ਆਪਣਾ ਦੇਖਦਾ ਹੈ ਅਤੇ ਕੋਈ ਵੀ ਕਿਸੇ ਹੋਰ ਗੱਲਬਾਤ ਕੀਤੀ ਅਤੇ ਕਿਹਾ ਕਿ ਮੈਂ ਅਜਿਹੇ ਭੈੜੇ 

ਦੀ ਪ੍ਰਵਾਹ ਨਹੀਂ ਕਰਦਾ ਅਤੇ ਕਿਉਂਕਿ ਉਹ ਦੋਵੇਂ ਤਰੀਕੇ ਨਾਲ ਉਸਾਰਿਆ ਸ਼ਹਿਰ ਕਦੇ ਨਹੀਂ ਦੇਖਿਆ। 
ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ > ਅਪ੍ਰੈਲ 2014 ੨ 20 


5।। 58000 0800 5॥101। 0 ੬00੧ 


੧3101੧੧150016001ਗ1.60।। 


ਕੋਨੇ ਵਿੱਚ ਜਾ ਕੇ ਕਿਹਾ: “ਪਰ ਫਿਰ ਵੀ ਇੱਥੋਂ ਬਹੁਤ 
ਕਮਾਈ ਹੋਈ ਹੈ; ਸ਼ੁਭ ਸਵੇਰ ਜਨਾਬ ! (ਮਾਰਕਸ- 
ਏਂਗਲਜ, ਬ੍ਰਿਟੇਨ ਬਾਰੇ, ਸਫਾ 311) 
ਉਦਾਰਪੈਥੀ ਹਲਕਿਆਂ ਵਿੱਚ ਅੱਜਕੱਲ ਇਨੀ 
ਸਪੌਸ਼ਟਵਾਦਤਾ ਸਲਾਹੁਣਯੋਗ ਨਹੀਂ ਮਨੀ ਜਾਵੇਗੀ, ਪਰ ਅਜੇ 
ਵੀ ਸਨਅੱਤ ਦੇ ਕਈ ਮੋਹਰੀ ਅਜਿਹੇ ਹਨ ਜਿਹਨਾਂ ਦੇ ਸ਼ਬਦ 
ਕੰਨਾਂ ਵਿੱਚ ਵਜਦੇ ਰਹਿੰਦੇ ਹਨ, ਜਿਹੜੇ ਅੱਜ ਵੀ ਮਾਲਥਸ 
ਵਾਂਗ ਮੁਨਾਫੇ ਦੇ ਉਦੇਸ਼ ਦਾ ਦਾਹਵਾ ਕਰਦੇ ਰਹਿੰਦੇ ਹਨ: 
ਸਿਰਫ ਮੁਨਾਫੇ ਹੀ ਉਹ ਸੋਤ ਹਨ ਜਿਸ 
ਰਾਹੀਂ ਕੌਮ ਦੀ ਦੌਲਤ ਵਿੱਚ ਵਾਧਾ ਹੋ ਸਕਦਾ ਹੈ 
ਅਤੇ ਇਹੀ ਸਾਡੇ ਸਭਨਾਂ ਵਿੱਚੋਂ ਹਰ ਇੱਕ ਦੇ ਰੁਜ਼ਗਾਰ 
ਦਾ ਅਸਲੀ ਸਹਾਰਾ ਹੈ। (ਦ ਟਾਈਮਜ਼, 25-4- 
1873) 


ਬੁਰਜੂਆ ਜਮਹੂਰੀਅਤ 
ਸਮਾਏਦਾਰਾ ਸਮਾਜ ਦੀ ਰਾਜਸੱਤ੍ਰਾ ਦਾ ਮੁੱਖ ਰੂਪ 
ਬੁਰਜੂਆ ਪਾਰਲੀਮਾਨੀ ਜਮਹੂਰੀਅਤ ਹੈ। “ਇੱਕ ਵਿਅਕਤੀ 
ਇੱਕ ਵੋਟ” ਦਾ ਬੁਰਜੂਆ ਜਮਹੂਰੀ ਸਿਧਾਂਤ ਨਿੱਜੀ ਜਾਇਦਾਦ 
ਉੱਤੇ ਅਧਾਰਤ ਬਰਾਬਰੀ ਦੀ ਕਨੂੰਨੀ ਕਲਪਨਾ ਦਾ ਸਿਆਸੀ 
ਪ੍ਰਗਟਾਵਾ ਹੈ: 
ਬਰਾਬਰੀ ਦੇ ਮਸਲੇ ਦੀ ਇੱਕ ਅਮੁਰਤ ਜਾਂ 
ਰਸਮੀ ਪੇਸ਼ਕਾਰੀ... ਬੁਰਜੂਆ ਜਮਹੂਰੀਅਤ ਦੇ ਖਾਸੇ 
ਵਿੱਚ ਹੀ ਮੌਜੂਦ ਹੈ। ਆਮ ਰੂਪ ਵਿੱਚ ਵਿਅਕਤੀ ਦੀ 
ਬਰਾਬਰੀ ਦੇ ਪਰਦੇ ਉਹਲੇ , ਬੁਰਜੂਆ ਜਮਹੂਰੀਅਤ 


ਇੱਕ ਜਾਇਦਾਦ-ਮਾਲਕ ਤੇ ਪ੍ਰੋਲੇਤਾਰੀ, ਇੱਕ ਲੋਟੂ 

ਤੇ ਲੁੱਟੇ ਜਾਣ ਵਾਲੇ ਵਿਚਕਾਰ ਰਸਮੀ ਜਾਂ ਕਨੂੰਨੀ 

ਬਰਾਬਰੀ ਦਾ ਐਲਾਨ ਕਰਦੀ ਹੈ, ਇਸ ਤਰ੍ਹਾਂ 
ਹੈ ।(ਲੈਨਿਨ, ਸਮੁੱਚੀਆਂ ਲਿਖਤਾਂ, ਸੈਂਚੀ 31 , ਸਫਾ 

145) 

ਬੁਰਜੂਆ ਜਮਹੂਰੀਅਤ ਨੂੰ ਲੈਨਿਨ ਨੇ “ਪਾਰਲੀਮਾਨੀ 
ਰੂਪ ਥੱਲੇ ਲੁਕੀ ਬੁਰਜੂਆ ਤਾਨਾਸ਼ਾਹੀ” ਕਿਹਾ ਹੈ (ਲੈਨਿਨ, 
ਸਮੁੱਚੀਆਂ ਲਿਖਤਾਂ, ਸੈਂਚੀ 30, ਸਫਾ 300)। ਜਮਹੂਰੀਅਤ 
ਅਤੇ ਤਾਨਾਸ਼ਾਹੀ ਵਿਚਾਲੇ ਸਬੈਧ ਦੇ ਮਾਰਕਸਵਾਦੀ ਸੈਕਲਪ ਨੂੰ 
ਸਮਝਣ ਲਈ, ਸਨਔਤੀ ਸਰਮਾਏਦਾਰੀ ਦੇ ਯੁੱਗ ਵਿੱਚ ਵਿਕਸਤ 
ਹੋਏ ਬ੍ਰਿਟਿਸ਼ ਪਾਰਲੀਮਾਨੀ ਢਾਂਚੇ ਨੂੰ ਮੁੜ-ਵਾਚਣਾ ਮਦਦਗਾਰ 
ਹੋਵੇਗਾ। 

1832 ਦੇ ਸੁਧਾਰਾਂ ਤੋਂ ਪਹਿਲਾਂ , ਦੇਸ਼ ਦੀ ਸਰਕਾਰ, 
ਭਾਵ ਕਿ ਫੌਜਾਂ ਦਾ ਕੈਟਰੋਲ, ਅਮਨ-ਕਨੂੰਨ ਬਣਾਈ ਰੱਖਣ ਦੀ 
ਜ਼ਿੰਮੇਵਾਰੀ ਅਤੇ ਵਿੱਤੀ ਪ੍ਰਬੈਧ ਦੀ ਦੇਖ-ਰੇਖ ਪਾਰਲੀਮੈਂਟ ਕੋਲ 
ਸੀ ਜਿਸ ਵਿੱਚ ਸਮੁੱਚੀ ਅਬਾਦੀ ਦੇ ਥੋੜੇ ਜਿਹੇ ਹਿੱਸੇ, ਭਾਵ 


ਭੂਮੀਪਤੀਆਂ, ਵਪਾਰੀਆਂ ਅਤੇ ਫਾਇਨੈਂਸਰਾਂ ਨੂੰ ਹੀ ਨੁਮਾਇਦਗੀ 
ਹਾਸਲ ਸੀ। ਆਮ ਲੋਕਾਂ ਨੂੰ ਇਸ ਅਧਾਰ ਉੱਤੇ ਵੋਟ ਦੇਣ ਦੇ 
ਹੱਕ ਤੋਂ ਵਿਰਵਾ ਰੱਖਿਆ ਹੋਇਆ ਸੀ ਕਿ ਉਹ ਹਕੂਮਤ ਕਰਨ 
ਦੇ ਨਹੀਂ, ਸਗੋਂ ਆਪਣੇ ਉੱਤੇ ਹਕੂਮਤ ਕਰਵਾਏ ਜਾਣ ਦੇ ਹੀ 
ਯੋਗ ਹਨ, ਜਿਵੇਂ ਕਿ ਅਸੀਂ ਉੱਪਰ ਐਡਮੋਡ ਬਰਕ ਦੇ ਲਫਜ਼ਾਂ 
ਵਿੱਚ ਦੇਖ ਆਏ ਹਾਂ ਜਿਹੜਾ ਉਹਨਾਂ ਦਿਨਾਂ ਦੀ ਹਾਕਮ ਜਮਾਤ 
ਨਾਲ ਸਬੰਧ ਰੱਖਦਾ ਸੀ। ਇਹ ਬੁਰਜੂਆਜ਼ੀ ਦੀ #ੱਲਾੰ 
ਤਾਨਾਸ਼ਾਹੀ ਸੀ। 

1832 ਦੇ ਸੁਧਾਰ ਕਨੂੰਨਾਂ ਜਿਹੜੇ ਮਜ਼ਦੂਰ ਜਮਾਤ 
ਦੀ ਹਮਾਇਤ-ਪ੍ਰਾਪਤ ਨਵੀਂ ਉੱਭਰੀ ਸਨਅਤੀ ਬੁਰਜੂਆਜ਼ੀ ਦੇ 
ਦਬਾਅ ਕਾਰਨ ਪਾਸ ਕੀਤੇ ਗਏ, ਦੇ ਸਿੱਟੇ ਵਜੋਂ ਵੋਟ ਪਾਉਣ ਦੇ 
ਢਾਂਚੇ ਦਾ ਪੁਨਰਗਠਨ ਕੀਤਾ ਗਿਆ ਤਾਂ ਕਿ ਸਨਔਤਕਾਰਾਂ ਨੂੰ 
ਉਹਨਾਂ ਦੀ ਆਰਥਕ ਤਾਕਤ ਦੇ ਅਨੁਸਾਰ ਰਾਜਸੱਤ੍ਰਾ ਵਿੱਚ 
ਹਿੱਸਾ ਦਿੱਤਾ ਜਾ ਸਕੇ, ਪੰਤੂ ਅਜੇ ਵੀ ਵੋਟ ਦੇਣ ਦੇ ਹੱਕ ਲਈ 
ਜਾਇਦਾਦ-ਮਾਲਕੀ ਹੋਣੀ ਜ਼ਰੂਰੀ ਸੀ, ਜਿਸ ਕਾਰਨ ਮਜ਼ਦੂਰ 
ਜਮਾਤ ਅਜੇ ਵੀ ਇਸ ਦਾਇਰੇ ਤੋਂ ਬਾਹਰ ਸੀ । ਸੁਧਾਰ ਲਈ 
ਘੋਲ ਨੂੰ ਫਿਰ ਚਾਰਟਰਵਾਦੀਆਂ ਨੇ ਆਪਣੇ ਹੱਥਾਂ ਵਿੱਚ ਲੈ 
ਲਿਆ, ਜਿਹਨਾਂ ਨੇ ਪੂਰੇ ਦੇਸ਼ ਵਿੱਚ ਜਨਤਕ ਮੀਟਿੰਗਾਂ ਦੌਰਾਨ 
ਹਾਸਲ ਹੋਈ ਵਿਸ਼ਾਲ ਹਮਾਇਤ ਦੇ ਸਦਕਾ ਇੰਕਸਮਾਨ ਚੋਣ 
ਖੇਤਰ, ਸਾਰੇ ਪੁਰਸ਼ਾਂ ਨੂੰ ਵੋਟ ਦਾ ਹੱਕ, ਸਲਾਨਾ ਪਾਰਲੀਮਾਨੀ 
ਬੈਠਕਾਂ, ਗੁਪਤ ਵੋਟ ਅਤੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਤਨਖਾਹ 
ਦੇਣ ਲਈ ਸੁਧਾਰ ਕਰਨ ਖਾਤਰ ਇੱਕ ਮੈਗ-ਪੱਤਰ ਪਾਰਲੀਮੈਂਟ 
ਅੱਗੇ ਪੇਸ਼ ਕੀਤਾ । ਜੇ ਇਹ ਮੋਗਾਂ ਮੇਨ ਲਈਆਂ ਜਾਂਦੀਆਂ ਤਾਂ 
ਮਜ਼ਦੂਰ ਜਿਹੜੇ ਅਬਾਦੀ ਦਾ ਬਹੁਗਿਣਤੀ ਹਿੱਸਾ ਸਨ, ਸੱੜ੍ਹਾ 
ਉੱਤੇ ਕਬਜ਼ਾ ਕਰ ਸਕਦੇ ਸਨ, ਇਸੇ ਡਰੋਂ ਹੀ ਬੁਰਜੂਆਜ਼ੀ ਨੇ 
ਉਹਨਾਂ ਦਾ ਵਿਰੋਧ ਕੀਤਾ । ਸਰਕਾਰ ਨੇ ਫੌਜ ਅਤੇ ਪੁਲਿਸ ਲਗਾ 
ਦਿੱਤੀ ਅਤੇ ਚਾਰਟਰਵਾਦੀ ਲਹਿਰ ਨੂੰ ਕੁਚਲ ਦਿੱਤਾ ਗਿਆ। 
ਇੱਥੋਂ ਤੱਕ ਪਾਰਲੀਮਾਨੀ ਸੁਧਾਰਾਂ ਦਾ ਪੱਖ ਲੈਣ ਵਾਲੇਂ ਬੁਰਜੂਆ 
ਰੈਡੀਕਲ ਵੀ ਉਹਨਾਂ ਨੂੰ ਮਜ਼ਦੂਰ ਜਮਾਤ ਦੀ ਸੱਤ੍ਰਾ ਦੇ ਇੱਕ 
ਸਾਧਨ ਵਜੋਂ ਵਰਤੇ ਜਾਣ ਦੇ ਵਿਚਾਰ ਤੋ' ਕੰਬ ਉੱਠੇ । 

ਚਾਰਟਰਵਾਦੀ ਲਹਿਰ ਦੀ ਹਾਰ ਤੋਂ ਬਾਅਦ ਦੇ ਅਰਸੇ 
ਵਿੱਚ, ਬਿਟਸ਼ ਹਾਕਮ ਜਮਾਤ ਨੇ ਕਦਮ-ਦਰ-ਕਦਮ 
ਪਾਰਲੀਮਾਨੀ ਸੁਧਾਰਾਂ ਦੀ ਨੀਤੀ ਨੂੰ ਅਪਣਾਇਆ ਜਿਸ ਦੇ 
ਜੋ ਅਸੀਂ ਦੇਖਦੇ ਹਾਂ। ਇਸ ਢਾਂਚੇ ਵਿੱਚ ਚਾਰਟਰਵਾਦੀਆਂ ਦੀਆਂ 
ਫਿਰ ਵੀ ਰਾਜਸੱਤ੍ਰਾ ਪੱਕੀ ਤਰ੍ਹਾਂ ਬੁਰਜੂਆਜ਼ੀ ਦੇ ਹੱਥਾਂ ਵਿੱਚ ਹੈ। 
ਅਜਿਹਾ ਕਿਸ ਤਰ੍ਹਾਂ ਸੈਭਵ ਬਣਾਇਆ ਗਿਆ ? 

ਸਾਮਰਾਜਵਾਦ ਦੁਆਰਾ ਹਾਸਲ ਕੀਤੇ ਗਏ ਸੁਪਰ- 
ਮੁਨਾਫਿਆਂ ਸਦਕਾ, ਹਾਕਮ ਜਮਾਤ ਨੇ ਮਜ਼ਦੂਰਾਂ ਨੂੰ ਕਾਫੀ 
ਰਿਆਇਤਾਂ ਦਿੱਤੀਆਂ ਹਨ, ਉਹਨਾਂ ਵਿਚਕਾਰ ਕੁਸ਼ਲ ਤੇ 
ਅਕੁਸ਼ਲ, ਗੋਰੇ ਤੇ ਕਾਲੇ ਦੀਆਂ ਵੰਡੀਆਂ ਪਾ ਦਿੱਤੀਆਂ ਹਨ 
ਅਤੇ ਉਹਨਾਂ ਨੂੰ ਬੁਰਜੂਆ ਵਿਚਾਰਾਂ ਦੇ ਪ੍ਰਭਾਵ ਹੇਠ ਲਿਆਂਦਾ ਹੈ: 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਅਪ੍ਰੈਲ 2014 ੨ 21 


5।। 58000 0800 5॥101। 0 ੬00੧ 


੧3101੧150016001ਗ1.60।। 


ਇੰਗਲੈਂਡ ਜਿਹੇ ਦੇਸ਼ਾਂ ਦੀ ਮਿਸਾਲ ਚੇਤੇ 
ਕਰੋ ਜਿੱਥੇ ਬੁਰਜੂਆਜ਼ੀ ਖਿਲਾਫ ਪ੍ਰੰਲੇਤਾਰੀ ਦਾ 
ਜਮਾਤੀ ਘੋਲ ਹਰ ਥਾਂ `ਤੇ ਹਰ ਸਮੇਂ ਚੱਲਦਾ ਰਹਿੰਦਾ 
ਹੈ ਅਤੇ ਫਿਰ ਵੀ ਪ੍ਰੋਲੇਤਾਰੀ ਇੱਕਜੁੱਟ ਨਹੀਂ ਹੈ, 
ਇਸਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਬੁਰਜੂਆਜ਼ੀ 
ਖਰੀਦ ਲੈਂਦੀ ਹੈ, ਇਸ ਦੀ ਜਮਾਤੀ ਚੇਤਨਾ ਸਰਮਾਏ 
ਦੇ ਵਿਚਾਰਧਾਰਕਾਂ ਦੁਆਰਾ ਭ੍ਰਿਸ਼ਟ ਕਰ ਦਿੱਤੀ ਜਾਂਦੀ 
ਹੈ, ਇਸਦੀ ਤਾਕਤ ਮਜ਼ਦੂਰ ਕੁਲੀਨਸ਼ਾਹੀ ਦੁਆਰਾ 
ਮਜ਼ਦੂਰਾਂ ਦੀ ਵਿਆਪਕ ਅਬਾਦੀ ਨੂੰ ਤਿਲਾਂਜਲੀ 
ਦਿੱਤੇ ਜਾਣ ਕਰਕੇ ਖਿੰਡ-ਪੋਡ ਗਈ ਹੈ । (ਲੈਨਿਨ, 

ਸਮੁੱਚੀਆਂ ਲਿਖਤਾਂ, ਸੈਂਚੀ 10, ਸਫਾ 60) 

ਮਜ਼ਦੂਰਾਂ ਵਿੱਚ ਬੁਰਜੂਆ ਵਿਚਾਰਧਾਰਾ ਫੈਲਾਉਣ ਦੇ 
ਮੁੱਖ ਢੈਗ ਲੇਬਰ ਪਾਰਟੀ ਅਤੇ ਟਰੇਡ ਯੂਨੀਅਨ ਨੌਕਰਸ਼ਾਹੀ ਹਨ । 
ਲੇਬਰ ਪਾਰਟੀ ਦੇ ਮੁੱਖ-ਬੁਲਾਰਿਆਂ ਦਾ “ਜਮਹੂਰੀ ਸਮਾਜਵਾਦ” 
ਇੱਕ ਹੋਰ ਨਾਮ ਥੱਲੇ ਬੁਰਜੂਆ ਵਿਚਾਰਧਾਰਾ ਹੈ, ਜਿਹੜੀ ਇਹ 
ਦਾਅਵਾ ਕਰਦੀ ਹੈ ਕਿ ਪਾਰਲੀਮਾਨੀ ਸੁਧਾਰਾਂ ਜਰੀਏ ਹੀ 
ਸਮਾਜਵਾਦ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਲੇਬਰ 
ਪਾਰਟੀ ਸਰਮਾਏਦਾਰੀ ਦਾ ਮੁੱਖ ਥੈਮ ਬਣ ਗਈ ਹੈ ਅਤੇ ਜਿੰਨਾ 
ਚਿਰ ਦੇਸ਼ ਉੱਤੇ ਇੱਕ ਜਾਂ ਦੂਜੀ ਪਾਰਟੀ ਜਿਹੜੀਆਂ ਦੋਵੇਂ ਹੀ 
ਢਾਂਚੇ ਦੇ ਐਦਰ ਰਹਿ ਕੇ ਕੰਮ ਕਰਨ ਲਈ ਵਚਨਬੱਧ ਹਨ, 
ਹਕੂਮਤ ਕਰਦੀ ਰਹੇਗੀ, ਹਾਕਮ ਜਮਾਤ ਪੱਕੇ ਪੈਰੀਂ ਰਹੇਗੀ। ਇਹ 
ਉਦੋਂ ਹੋਰ ਸਾਫ ਹੋ ਜਾਂਦਾ ਹੈ ਜਦੋਂ ਅਸੀਂ ਢਾਂਚੇ ਦੇ ਇੱਕ ਹੋਰ ਪੱਖ 
ਉੱਤੇ ਗੌਰ ਕਰਦੇ ਹਾਂ। 

1823-30 ਦੌਰਾਨ ਜੁਰਮਾਂ ਸਬਧੀ ਕਨੂੰਨ ਬਦਲੇ ਗਏ 
ਅਤੇ ਪੁਰਾਣੇ ਮੱਧਯੁਗੀ ਰਾਤ ਦੇ ਚੌਕੀਦਾਰਾਂ ਦੀ ਥਾਂ ਇੱਕ ਨਵਾਂ 
ਪੁਲਿਸ ਬਲ ਕਾਇਮ ਕੀਤਾ ਗਿਆ। 1870-71 ਵਿੱਚ ਫੌਜ 
ਕਿ ਰਾਜ ਮਸ਼ੀਨਰੀ ਦੇ ਕਾਰਜਕਾਰੀ ਹਿੱਸਿਆਂ, ਭਾਵ ਪੁਲਿਸ, 
ਫੌਜ, ਨਿਆਂਪਾਲਿਕਾ ਅਤੇ ਨੌਕਰਸ਼ਾਹੀ ਨੂੰ ਨਵੀਂ ਬੁਰਜੂਆਜ਼ੀ ਦੇ 
ਕੰਟਰੋਲ ਹੇਠ ਕੀਤਾ ਜਾ ਸਕੇ। ਉਸ ਤੋਂ ਬਾਅਦ ਲਗਾਤਾਰ 
ਕਾਰਜਕਾਰਨੀ ਦੀਆਂ ਤਾਕਤਾਂ ਪਾਰਲੀਮੈਂਟ ਦੀ ਕੀਮਤ ਉੱਤੇ 
ਤੇ ਸਲਾਹ-ਮਸ਼ਵਰਾ ਦੇਣ ਦੇ ਹਨ। ਸਿਧਾਂਤ ਵਿੱਚ, ਲੋਕਾਂ ਦੁਆਰਾ 
ਚੁਣੀ ਗਈ ਪਾਰਲੀਮੈਂਟ ਦੀ ਸਰਵਸੱਤ੍ਰਾ ਸਭ ਤੋਂ ਉੱਚੀ ਹੈ; 
ਅਭਿਆਸ ਵਿੱਚ ਇਹ ਬਹੁਤ ਸੀਮਤ ਹੈ। ਚੋਣਾਂ ਦੌਰਾਨ ਕੀਤੇ 
ਗਏ ਵਾਅਦੇ ਜਿਹਨਾਂ ਦੇ ਅਧਾਰ ਉੱਤੇ ਕੋਈ ਪਾਰਟੀ ਬਹੁਮਤ 
ਹਾਸਲ ਕਰਦੀ ਹੈ, ਇਸ ਦੇ ਡਿਪਟੀਆਂ ਜਾਂ ਸਰਕਾਰ ਉੱਤੇ ਲਾਗੂ 
ਨਹੀਂ ਹੁੰਦੇ ਅਤੇ ਨੁਮਾਇੰਦਿਆਂ ਨੂੰ ਵਾਪਸ ਬੁਲਾਉਣ ਦਾ ਵੀ 
ਕੋਈ ਪ੍ਰਬੋਧ ਨਹੀਂ ਹੈ। ਪਾਰਲੀਮੈਂਟ ਵਿੱਚ ਵੀ ਅਸਲ ਤਾਕਤ 
ਨੁਮਾਇੰਦਿਆਂ ਕੋਲ ਨਹੀਂ, ਸਗੋਂ ਕੈਬਨਿਟ ਕੋਲ ਹੰਦੀ ਹੈ ਜਿਸਦੇ 
ਮੈਂਬਰ ਸਲਾਹ-ਮਸ਼ਵਰੇ ਲਈ ਪ੍ਰਸ਼ਾਸ਼ਨਿਕ ਸੇਵਾਵਾਂ ਦੇ ਸੀਨੀਅਰ 
ਅਫਸਰਾਂ ਉੱਤੇ ਨਿਰਭਰ ਰਹਿੰਦੇ ਹਨ, ਜਿਹੜੇ ਹਾਕਮ ਜਮਾਤ ਦੇ 


9੭ 


ਉੱਤੇ ਚੋਣਾਂ ਦਾ ਕੋਈ ਦਬਾਅ ਨਹੀਂ ਹੁੰਦਾ ਅਤੇ ਕੈਬਨਿਟ ਦੇ 
ਅਦਰ ਵੀ, ਮੋਹਰੀ ਮੈਂਬਰਾਂ ਦਾ ਇੱਕ ਛੋਟਾ ਗਰੱਪ ਹੈਦਾ ਹੈ, ਜਿਹੜਾ 
ਸੈਕਟ ਦੇ ਦੌਰਾਂ ਵਿੱਚ ਬੈਂਕਰਾਂ ਤੇ ਇਜਾਰੇਦਾਰ ਸਰਮਾਏਦਾਰਾਂ ਦੀ 
ਸਲਾਹ ਨਾਲ ਅਹਿਮ ਫੈਸਲੇ ਲੈਂਦਾ ਹੈ। ਇਹ ਹੈ ਉਹ ਜਗ੍ਹਾ, 
ਜਿੱਥੇ ਅਸਲ ਵਿੱਚ ਸੱਤ੍ਰਾ ਦੀ ਤਾਕਤ ਮੌਜੂਦ ਹੈਦੀ ਹੈ। ਇਸ 
ਤਰ੍ਹਾਂ, ਮੀਡੀਆ ਦੀ ਸਹਾਇਤਾ ਨਾਲ ਜਿਹੜਾ ਸਾਰੇ ਰੀਭੀਰ 
ਮਾਮਲਿਆਂ ਨੂੰ ਤੁੱਛ ਤੇ ਸਨਸਨੀਖੇਜ਼ ਬਣਾ ਕੇ ਪੇਸ਼ ਕਰਨ ਰਾਹੀਂ 
ਲੋਕਾਂ ਦੇ ਦਿਮਾਗਾਂ ਨੂੰ ਉਲਝਾਉਣ ਲਈ ਖੜਾ ਕੀਤਾ ਗਿਆ ਹੈ, 
ਸਾਡੇ ਹਾਕਮ ਰਜ਼ਾਮੋਦੀ ਦੀ ਸਰਕਾਰ ਦੇ ਪਰਦੇ ਪਿੱਛੇ ਤਾਨਾਸ਼ਾਹੀ 
ਕਾਇਮ ਕਰਨ ਵਿੱਚ ਕਾਮਯਾਬ ਰਹਿੰਦੇ ਹਨ ।ਕੁਦਰਤੀ ਹੀ ਜਿੰਨ੍ਹਾ 
ਚਿਰ ਤੱਕ ਲੌਕ ਆਗਿਆਕਾਰੀ ਬਣੇ ਰਹਿਣਗੇ, ਉਹ ਇਸੇ ਢੰਗ 
ਨਾਲ ਹਕੂਮਤ ਕਰਨਾ ਚਾਹੁਣਗੇ। ਪ੍ਰਤੂ ਜਿਵੇਂ ਹੀ ਲੋਕ ਲਹਿਰ 
ਉਹਨਾਂ ਦੇ ਆਰਥਿਕ ਵਿਸ਼ੇਸ਼ਧਿਕਾਰਾਂ ਨੂੰ ਚੁਣੰਤੀ ਦੇਣ ਜਿਨੀ 
ਤਾਕਤ ਫੜਨ ਲੱਗਦੀ ਹੈ, ਉਹ “ਅਮਨ ਤੇ ਕਾਨੂੰਨ” ਬਾਰੇ ਬੂ- 
ਦੁਹਾਈ ਪਾਕੇ ਪਾਰਲੀਮਾਨੀ ਅਜ਼ਾਦੀਆਂ ਨੂੰ ਖਤਮ ਕਰ ਦਿੰਦੇ 
ਹਨ ਅਤੇ ਖੁੱਲੀ ਤਾਨਾਸ਼ਾਹੀ ਸਥਾਪਤ ਕਰ ਦਿੰਦੇ ਹਨ: 
ਆਧੁਨਿਕ ਰਾਜਾਂ ਦੇ ਬੁਨਿਆਦੀ ਕਨੂੰਨ 
ਦੇਖੋ, ਉਹਨਾਂ ਦਾ ਪ੍ਰਸ਼ਾਸ਼ਨ ਦੇਖੋ, ਸਭਾ ਕਰਨ ਦੀ 
ਅਜ਼ਾਦੀ, ਪ੍ਰੈੱਸ ਦੀ ਅਜ਼ਾਦੀ ਦੇਖੋ , ਜਾਂ ਫਿਰ “ਕਨੂੰਨ 
ਸਾਹਮਣੇ ਸਾਰੇ ਸ਼ਹਿਰੀਆਂ ਦੀ ਬਰਾਬਰੀ” ਦੇਖੋ ਅਤੇ 
ਉਸ ਦੌਭ ਦੇ ਪ੍ਰਮਾਣ ਮਿਲਣਗੇ ਜਿਹਨਾਂ ਤੋਂ ਹਰੇਕ 
ਇਮਾਨਦਾਰ, ਜਮਾਤੀ ਚੇਤੰਨ ਮਜ਼ਦੂਰ ਭਲੀਭਾਂਤ 
ਜਾਣੂ ਹੁੰਦਾ ਹੈ। ਅਜਿਹਾ ਇੱਕ ਵੀ ਰਾਜ ਜੋ ਜਿੰਨਾ 
ਮਰਜ਼ੀ ਜਮਹੂਰੀ ਹੋਵੇ , ਮੌਜੂਦ ਨਹੀਂ ਹੈ, ਜਿਸ ਵਿੱਚ 
ਅਜਿਹੀਆਂ ਸੈਵਿਧਾਨਕ ਚੋਰਮੇਰੀਆਂ ਜਾਂ ਪ੍ਰਬੋਧ ਨਾ 
ਹਥਿਆਰਬੈਦ ਦਸਤੇ ਭੇਜ ਸਕਦੀ ਹੈ, ਮਾਰਸ਼ਲ ਰਾਜ 
ਜਾਂ ਹੋਰ ਤੌਰ-ਤਰੀਕੇ ਵਰਤ ਸਕਦੀ ਹੈ ਜਦੋਂ “ਅਮਨ- 
ਕਨੂੰਨ ਦੀ ਉਲੰਘਣਾ” ਹੁੰਦੀ ਹੋਵੇ ਜੋ ਅਸਲ ਵਿੱਚ 
ਲੁੱਟੀ ਜਾ ਰਹੀ ਜਮਾਤ ਦੁਆਰਾ ਆਪਣੇ ਗੁਲਾਮਾਂ 
ਵਾਲੇ ਹਾਲਾਤਾਂ ਦੀ “ਉਲੰਘਣਾ” ਹੁੰਦੀ ਹੈ ਅਤੇ 
ਗੁਲਾਮੀ ਤੋ' ਮੁਕਤੀ ਦੀ ਕੋਸ਼ਿਸ਼ ਹੁੰਦੀ ਹੈ। (ਲੈਨਿਨ, 
ਸਮੁੱਚੀਆਂ ਲਿਖਤਾਂ , ਸੈਂਚੀ 28, ਸਫਾ 244) 
ਬਸਤੀਆਂ ਵਿੱਚ, ਇਜਾਰੇਦਾਰ ਸਰਮਾਏਦਾਰਾਂ ਨੇ 
ਹਮੇਸ਼ਾਂ ਹੀ ਤੇ ਜਿਨਾ ਚਿਰ ਉਹ ਕਰ ਸਕੇ, ਇਹ ਆਧਾਰ ਬਣਾ 
ਕੇ ਕਿ ਬਸਤੀਆਂ ਦੇ ਲੋਕ “ਸਵੈ-ਹਕੂਮਤ ਲਈ ਨਾਕਾਬਿਲ” 
ਹਨ, ਜਮਹੂਰੀਅਤ ਨੂੰ ਪੂਰੀ ਤਰ੍ਹਾਂ ਛਿੱਕੇ ਟੰਗ ਕੇ ਖੁੱਲੇਆਮ 
ਤਾਕਤ ਦੇ ਜ਼ੋਰ ਨਾਲ ਰਾਜ ਕੀਤਾ ਹੈ। ਬਾਅਦ ਵਿੱਚ ਜਦੋਂ ਕੌਮੀ- 
ਮੁਕਤੀ ਲਹਿਰਾਂ ਦੀ ਵੱਧ ਰਹੀ ਤਾਕਤ ਨੇ ਉਹਨਾਂ ਨੂੰ ਰਿਆਇਤਾਂ 
ਦੇਣ ਲਈ ਮਜਬੂਰ ਕਰ ਦਿੱਤਾ, ਤਾਂ ਉਹਨਾਂ ਨੇ ਕੌਮੀ ਬੁਰਜੂਆਜ਼ੀ 
ਨੂੰ ਰਸਮੀ ਅਜ਼ਾਦੀ ਦੇ ਦਿੱਤੀ, ਜਿਸ ਨੇ ਉਹਨਾਂ ਦੀ ਮਦਦ ਨਾਲ 


ਸਿਖਲਾਈ ਪ੍ਰਾਪਤ ਤੇ ਵਿਸ਼ਵਾਸਪਾਤਰ ਹੁੰਦੇ ਹਨ ਅਤੇ ਜਿਹਨਾਂ (ਬਾਕੀ ਪੰਨਾ 27 `ਤੇ ) 
ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਅਪ੍ਰੈਲ 2014 ੨ 22 


5।। 58000 0800 5॥101। 0 ੬00੧ 


੧3101੧150016001ਗ1.60।। 


ਮਨੁੱਖ ਦੇ ਮਾਮਲੇ ਵਿੱਚ, ਇਹ ਵਿਰੋਧਤਾਈ ਮਨੁੱਖ ਅਤੇ ਕੁਦਰਤ 
ਵਿਚਾਲੇ ਖਾਸ ਵਿਰੋਧਤਾਈ ਵਾਲੇ ਸਬੈਧ ਦਾ ਰੂਪ ਲੈ ਲੈਂਦੀ ਹੈ 
ਅਤੇ ਮਨੌਖ ਦੇ ਸਮਾਜਿਕ ਵਿਕਾਸ ਦੇ ਹਰੇਕ ਪੜਾਅ ਦੇ ਨਾਲ- 
ਨਾਲ ਇਹ ਸਬੈਧ ਖੁਦ ਹੀ ਵਿਸ਼ੇਸ਼ ਰੂਪ ਧਾਰਦਾ ਜਾਂਦਾ ਹੈ।ਮਨੁੌਖ 
ਕੁਦਰਤ ਦਾ ਹਿੱਸਾ ਹੈ ਅਤੇ ਕੁਦਰਤ ਦੇ ਸਦਕਾ ਹੀ ਜ਼ਿੰਦਾ ਹੁੰਦਾ ਹੈ 
ਅਤੇ ਮਨੁੱਖ ਖੁਦ ਨੂੰ ਕੁਦਰਤ ਦੇ ਵਿਰੋਧ ਵਿੱਚ ਖੜ੍ਹਾ ਕਰਕੇ ਅਤੇ 
ਕੁਦਰਤ ਨੂੰ ਆਪਣੀ ਇੰਛਾ ਦੇ ਅਧੀਨ ਕਰਕੇ ਜੀਂਦਾ ਹੈ। ਇਹ 
ਵਿਰੋਧਤਾਈ ਵਾਲਾ ਸਬੈਧ ਖੁਦ ਵਿਕਸਤ ਹੁੰਦਾ ਜਾਂਦਾ ਹੈ ਅਤੇ 
ਜਿਵੇਂ-ਜਿਵੇਂ ਮਨੁੱਖ ਵਿਕਾਸ ਕਰਦਾ ਹੈ, ਵਿਸ਼ੇਸ਼ ਰੂਪ ਧਾਰਦਾ ਜਾਂਦਾ 
ਹੈ।ਇਹ ਮੋਂਢਲੇ ਕਮਿਊਨਿਜ਼ਮ ਅਤੇ ਕਮਿਊਨਿਜ਼ਮ ਦੋਵਾਂ ਵਿੱਚ 


ਮੌਜੂਦ ਰਹਿੰਦਾ ਹੈ, ਪਰ ਪਿਛਲੇਰੇ ਵਿੱਚ ਪਹਿਲੇ ਨਾਲੋਂ ਵੌਖਰਾ 
ਹੁੰਦਾ ਹੈ। 

ਕਰਨਾ ਸਿਖਣ ਅਤੇ ਉਸਦੀ ਮੁਹਾਰਤ ਹਾਸਲ ਕਰਨ ਲਈ, ਸਾਨੂੰ 
ਉਸਦੀਆਂ ਮੂਲ ਵਿਰੋਧਤਾਈਆਂ ਨੂੰ ਜਾਣਨਾ ਅਤੇ ਵਿਸ਼ੇਸ਼ 
ਲਾਜ਼ਮੀ ਹੈ। 

ਹਵਾਲੇ 

1. ਲੈਨਿਨ, ਰਾਜ ਅਤੇ ਇਨਕਲਾਬ, ਪਾਠ 2, ਭਾਗ 3 


(ਪੰਨਾ 22 ਦਾ ਬਾਕੀ ਹਿੱਸਾ) 


ਵਿਅਕਤੀਗਤ ਅਜ਼ਾਦੀ 


ਤੇ ਉਹਨਾਂ ਦੇ ਕੰਟਰੋਲ ਹੇਠ, ਆਪਣੀ ਖੁਦ ਦੀ ਤਾਨਾਸ਼ਾਹੀ ਕਾਇਮ 
ਕਰ ਲਈ । 
ਚਾਹੀਦਾ ਕਿ ਬੁਰਜੂਆ ਜਮਹੂਰੀਅਤ ਲਈ ਘੋਲ ਕਰਨ ਦਾ ਉੱਕਾ 
ਹੀ ਕੋਈ ਫਾਇਦਾ ਨਹੀਂ ਹੈ।ਨਾ ਸਿਰਫ ਇਹ ਜਗੀਰੂ ਨਿਰਕੁਸ਼ਵਾਦ 
ਤੋਂ ਅੱਗੇ ਵੱਲ ਪੁੱਟਿਆ ਗਿਆ ਕਦਮ ਹੈ, ਸਗੋਂ ਆਪਣੇ ਜਮਹੂਰੀ 
ਹੱਕਾਂ ਦੀ ਪੂਰੀ ਤਰ੍ਹਾਂ ਵਰਤੋਂ ਕਰ ਲੈਣ ਤੋੱ' ਬਾਅਦ ਹੀ ਮਜ਼ਦੂਰ 
ਬੁਰਜੂਆ ਪਾਰਲੀਮਾਨੀਵਾਦ ਦੇ ਦੇਭ ਦੇ ਆਰ-ਪਾਰ ਦੇਖ ਸਕਣ 
ਦੇ ਯੋਗ ਹੁੰਦੇ ਹਨ ਅਤੇ ਇਸ ਲਈ ਹੋਰ ਅਗਲੇਰੇ ਘੋਲ ਦੀ ਲੋੜ 
ਮਹਿਸੂਸ ਕਰਦੇ ਹਨ: 
ਬੁਰਜੂਆ ਜਮਹੂਰੀਅਤ _ ਭਾਵੇ” 
ਮੱਧਯੁਗੀਨਤਾ ਦੇ ਮੁਕਾਬਲੇ ਵੱਡੀ ਇਤਿਹਾਸਕ 
ਪੁਲਾਂਘ ਹੈ, ਹਮੇਸ਼ਾ ਹੀ ਅਤੇ ਸਰਮਾਏਦਾਰੀ ਅਧੀਨ 
ਲਾਜ਼ਮੀ ਹੀ ਸੌੜੀ, ਸੀਮਤ, ਝੂਠ , ਦੇਭ, ਅਮੀਰਾਂ ਲਈ 
ਜੀਨਤ ਤੇ ਦੱਬਿਆਂ-ਕੁਚਲਿਆਂ, ਗਰੀਬਾਂ ਲਈ ਧੋਖਾ 
ਤੇ ਭਰਮ-ਜਾਲ ਬਣੀ ਰਹਿੰਦੀ ਹੈ।(ਲੈਨਿਨ, ਸਮੁੱਚੀਆਂ 
ਲਿਖਤਾਂ , ਸੈਂਚੀ 28, ਸਫਾ 243) 
ਪੁਰਾਣੇ ਪਾਰਲੀਮਾਨੀ ਦੇਸ਼ਾਂ ਵਿੱਚ 
ਬੁਰਜੂਆਜ਼ੀ ਨੇ ਦੌਭ ਦੀ ਕਲਾ ਅਤੇ ਲੋਕਾਂ ਨੂੰ ਮੂਰਖ 
ਬਣਾਉਣ ਦੇ ਹਜ਼ਾਰਾਂ ਢੰਗਾਂ ਜਿਵੇ' ਬੁਰਜੂਆ 
ਪਾਰਲੀਮਾਨੀਵਾਦ ਨੂੰ “ਆਮ ਜਮਹੂਰੀਅਤ” ਜਾਂ ਸ਼ੁੱਧ 
ਜਮਹੂਰੀਅਤ” ਬਣਾ ਕੇ ਪੇਸ਼ ਕਰਨ ਤੇ ਅਜਿਹੇ ਕਿਨੇ 
ਹੀ ਹੋਰ ਢੰਗਾਂ ਵਿੱਚ ਅਤੇ ਪੂਰੀ ਚਲਾਕੀ ਨਾਲ ਉਹਨਾਂ 
ਸ਼ੇਅਰ ਬਾਜ਼ਾਰ ਤੇ ਸਰਮਾਏਦਾਰਾਂ ਨਾਲ ਜੁੜੀ ਹੁੰਦੀ ਹੈ, 
ਵਿੱਚ ਵਿਕੇ ਹੋਏ ਤੇ ਭਾੜੇ ਦੇ ਮੀਡੀਆ ਤੇ ਪੈਸੇ ਦੀ, 
ਸਰਮਾਏ ਦੀ ਤਾਕਤ ਦੀ ਵਰਤੋ' ਰਾਹੀਂ ਚੋਖੀ ਮੁਹਾਰਤ 
ਹਾਸਲ ਕਰ ਲਈ ਹੈ ।(ਲੈਨਿਨ , ਸਮੁੱਚੀਆਂ ਲਿਖਤਾਂ, 
ਸੈਂਚੀ 29, ਸਫਾ 561) 


ਹਾਕਮ ਜਮਾਤ ਦਾ ਕਿਹੜਾ ਹਿੱਸਾ ਅਗਲੇ 
ਕੁਝ ਸਾਲਾਂ ਵਿੱਚ ਪਾਰਲੀਮੈਂਟ ਰਾਹੀਂ ਲੋਕਾਂ ਨੂੰ ਦਬਾਏਗਾ 
ਤੇ ਲੁੱਟੇਗਾ, ਦਾ ਫੈਸਲਾ ਕਰਨਾ - ਬੁਰਜੂਆ 
ਪਾਰਲੀਮਾਨੀਵਾਦ ਦਾ ਅਸਲੀ ਮੂਲ ਤੱਤ ਇਹੀ ਹੈ, 
ਨਾ ਸਿਰਫ ਪਾਰਲੀਮਾਨੀ-ਸੈਵਿਧਾਨਕ ਰਾਜਸ਼ਾਹੀ 
ਵਾਲੋਂ ਦੇਸ਼ਾਂ ਵਿੱਚ, ਸਗੋਂ ਸਭ ਤੋਂ ਵੱਧ ਜਮਹੂਰੀ ਦੇਸ਼ਾਂ 
ਵਿੱਚ ਵੀ।(ਲੈਨਿਨ, ਸਮੁੱਚੀਆਂ ਲਿਖਤਾਂ, ਸੈਂਚੀ 25, 
ਸਫਾ 422) 
ਸਭ ਤੋਂ ਵੱਧ ਜਮਹੂਰੀ ਰਾਜਾਂ ਵਿੱਚ ਵੀ, 
ਦੱਬੇ-ਕੁਚਲੇ ਲੋਕ ਹਰ ਕਦਮ ਉੱਤੇ ਸਰਮਾਏਦਾਰਾਂ ਦੀ 
“ਜਮਹੂਰੀਅਤ” ਵੱਲੋਂ ਐਲਾਨੀ ਰਸਮੀ ਬਰਾਬਰੀ ਅਤੇ 
ਉਹਨਾਂ ਹਜ਼ਾਰਾਂ ਸੀਮਤਾਵਾਂ ਤੇ ਛਲ-ਕਪਟਾਂ ਜੋ 
ਪ੍ਰੋਲੇਤਾਰੀਆਂ ਨੂੰ ਉਜਰਤੀ-ਗੁਲਾਮ ਬਣਾ ਦਿੰਦੇ ਹਨ, 
ਵਿਚਾਲੇ ਵਿਰੋਧਤਾਈ ਨੂੰ ਅਨੁਭਵ ਕਰਦੇ ਹਨ । 
ਬਿਲਕੁਲ ਇਹੀ ਉਹ ਵਿਰੋਧਤਾਈ ਹੈ ਜਿਹੜੀ 
ਸਰਮਾਏਦਾਰੀ ਦੇ ਗਲਣ-ਸੜਨ, ਝੂਠ ਅਤੇ ਦੈਭ ਪ੍ਰਤੀ 
ਲੋਕਾਂ ਦੀਆਂ ਅੱਖਾਂ ਖੋਲ੍ਹਦੀ ਹੈ। ਇਹੀ ਉਹ 
ਵਿਰੋਧਤਾਈ ਹੈ ਜਿਹੜੀ ਸਮਾਜਵਾਦ ਦੇ ਐਜੀਟੇਟਰਾਂ 
ਇਨਕਲਾਬ ਲਈ ਤਿਆਰ ਕਰਨ ਲਈ ਲਗਾਤਾਰ 
ਨੰਗੀ ਕਰਨੀ ਚਾਹੀਦੀ ਹੈ। (ਲੈਨਿਨ, ਸਮੁੱਚੀਆਂ 
ਲਿਖਤਾਂ , ਸੈਂਚੀ 28, ਸਫਾ 246) 
ਪੱਛਮ ਦੇ ਸਨਅਤੀ ਮਜ਼ਦੂਰਾਂ ਦਾ ਚੰਗਾ ਜੀਵਨ- 
ਪੱਧਰ ਬਸਤੀਵਾਦ ਅਤੇ ਸਾਮਰਾਜਵਾਦ ਦੇ ਅਧਾਰ ਉੱਤੇ ਟਿਕਿਆ 
ਹੋਇਆ ਸੀ। ਪਰ ਇਹ ਅਧਾਰ ਹੁਣ ਖੁਰ ਰਿਹਾ ਹੈ। ਕਿਉਂਕਿ 
ਸਾਮਰਾਜੀ ਲੁੱਟ ਲਈ ਖੁੱਲ੍ਹੇ ਇਲਾਕੇ ਸੀਮਤ ਹੁੰਦੇ ਜਾ ਰਹੇ ਹਨ, 
ਇਸ ਲਈ ਪੱਛਮ ਦੇ ਮਜ਼ਦੂਰਾਂ ਦੀ ਲੁੱਟ ਵੀ ਤਿੱਖੀ ਹੁੰਦੀ ਜਾ 
ਰਹੀ ਹੈ ਅਤੇ ਸਰਮਾਏਦਾਰਾ ਤਾਨਾਸ਼ਾਹੀ ਲਈ ਬੁਰਜੂਆ 
ਜਮਹੂਰੀਅਤ ਦਾ ਨਕਾਬ ਉੱਤਰਦਾ ਜਾ ਰਿਹਾ ਹੈ। ੪ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ > ਅਪ੍ਰੈਲ 2014 ੨ 


5।। 58000 0800 5॥10। 0 ੬00੧ 


27 


੧3101੧150016001ਗ1.60।। 


੫ - 4੧. ੦. > . 


ਦਿ ਕਲ. ਕਤ ਤਕ ਜਿਤਕ। ਕਤ ਜਗ ਤਤੀ 


ਦੀ ਇਸ ਦੁਆਰਾ ਕੀਤੀ ਗਈ ਵਿਆਖਿਆ ਵਿੱਚ ਪਿਆ ਹੈ: 
ਆਪਣੇ ਜੀਵਨ ਦੀ ਸਮਾਜਿਕ ਪੈਦਾਵਾਰ 
ਦੌਰਾਨ, ਮਨੁੱਖ ਨਿਸ਼ਚਿਤ ਸਬੰਧਾਂ, ਪੈਦਾਵਾਰੀ ਸਬੇਧਾਂ 
ਵਿੱਚ ਬੱਝਦੇ ਹਨ ਜਿਹੜੇ ਲਾਜ਼ਮੀ ਹੁੰਦੇ ਹਨ ਅਤੇ 
ਉਹਨਾਂ ਦੀ ਇੱਛਾ ਤੋਂ ਅਜ਼ਾਦ ਹੁੰਦੇ ਹਨ, ਜਿਹੜੇ 
ਪੈਦਾਵਾਰੀ ਤਾਕਤਾਂ ਦੇ ਵਿਕਾਸ ਦੇ ਪੱਧਰ ਨਾਲ 
ਸੁਰਮੇਲਤਾ ਵਿੱਚ ਹੁੰਦੇ ਹਨ। ਇਹਨਾਂ ਪੈਦਾਵਾਰੀ 
ਸਬੰਧਾਂ ਦਾ ਕੋਲ ਜੋੜ ਸਮਾਜ ਦੀ ਆਰਥਿਕ ਬਣਤਰ, 
ਅਸਲੀ ਬੁਨਿਆਦ ਬਣਾਉਂਦੇ ਹਨ ਜਿਸ ਉੱਤੇ 
ਕਨੂੰਨੀ ਤੇ ਸਿਆਸੀ ਉੱਚ-ਉਸਾਰ ਖੜਾ ਹੁੰਦਾ ਹੈ 
ਅਤੇ ਜਿਸ ਅਨੁਸਾਰ ਸਮਾਜਿਕ ਚੇਤਨਾ ਦੇ ਨਿਸ਼ਚਿਤ 
ਰੂਪ ਹੋਂਦ 'ਚ ਆਉਂਦੇ ਹਨ। ਆਮ ਰੂਪ ਵਿੱਚ 
ਪਦਾਰਥਕ ਜੀਵਨ ਦੀ ਪੈਦਾਵਾਰ ਦਾ ਢੰਗ 
ਸਮਾਜਿਕ, ਸਿਆਸੀ ਅਤੇ ਬੌਧਿਕ ਜੀਵਨ ਨੂੰ 
ਢਾਲਦਾ ਹੈ। ਇਹ ਮਨੁੱਖਾਂ ਦੀ ਚੇਤਨਾ ਨਹੀਂ ਹੈ 
ਜਿਹੜੀ ਉਹਨਾਂ ਦੀ ਹੋਂਦ ਨੂੰ ਤੈਅ ਕਰਦੀ ਹੈ , ਸਗੋਂ, 
ਇਸ ਤੋ ਉਲਟ, ਇਹ ਉਹਨਾਂ ਦੀ ਸਮਾਜਿਕ ਹੋਂਦ 
ਹੈ ਜਿਹੜੀ ਉਹਨਾਂ ਦੀ ਚੇਤਨਾ ਨੂੰ ਤੈਅ ਕਰਦੀ ਹੈ। 
(ਮਾਰਕਸ-ਏਂਗਲਜ, ਚੋਣਵੀਆਂ ਲਿਖਤਾਂ , ਸੈਂਚੀ 1 , 
ਸਫਾ 503) 

ਇਸ ਤੋਂ ਇਹ ਅਰਥ ਨਿੱਕਲਦਾ ਹੈ ਕਿ ਮਨੁੱਖ ਜਿਸ 
ਹੱਦ ਤੱਕ ਆਪਣੇ ਸਮਾਜਿਕ ਸਬੰਧਾਂ ਨੂੰ ਸਮਝ ਸਕਦਾ ਹੈ, 
ਇਹ ਉਹਨਾਂ ਸਬੰਧਾਂ ਦੀ ਗੁੰਝਲਤਾ ਉੱਤੇ ਨਿਰਭਰ ਕਰਦੀ ਹੈ 
ਜਿਹੜੀ ਪੈਦਾਵਾਰੀ ਤਾਕਤਾਂ ਦੇ ਉਸ ਦੁਆਰਾ ਕੀਤੇ ਵਿਕਾਸ 
ਦੁਆਰਾ ਤੈਅ ਹੁੰਦੀ ਹੈ । ਉਸਦੀ ਸਮਝ ਕਦੇ ਵੀ ਸੰਪੂਰਨ ਨਹੀਂ 
ਹੋ ਸਕਦੀ, ਕਿਉਂਕਿ ਇਸ ਤਰ੍ਹਾ ਹੋਣ ਨਾਲ ਕਰਤੇ ਅਤੇ ਕਰਮ 
ਵਿੱਚ ਪੂਰਨ ਨਿਖੇੜਾ ਪੈਦਾ ਹੋ ਜਾਵੇਗਾ, ਪ੍ਰ ਤੂ ਇਹ ਇੱਕ 
ਨਿਸ਼ਾਨਾ ਹੈ ਜਿਸ ਵੱਲ ਉਹ ਆਪਣੀ ਸਮਾਜਿਕ ਅਤੇ ਬੌਧਿਕ 

ਤਰੱਕੀ ਦੌਰਾਨ ਲਗਾਤਾਰ ਵਧਦਾ ਜਾਂਦਾ ਹੈ: 
ਆਧੁਨਿਕ ਪਦਾਰਥਵਾਦ, ਭਾਵ 
ਮਾਰਕਸਵਾਦ ਦੇ ਨਜਰੀਏ ਤੋਂ, ਬਾਹਰਮੁਖੀ ਯਥਾਰਥ , 
ਨਿਰਪੋਖ ਸੱਚ ਬਾਰੇ ਸਾਡੇ ਗਿਆਨ ਦੀਆਂ 
ਇਤਿਹਾਸਿਕ ਸੀਮਾਵਾਂ ਹੁੰਦੀਆਂ ਹਨ, ਪ੍ਰੰਤੂ ਅਜਿਹੇ 


ਸੱਚ ਦੀ ਹੋਂਦ ਬਿਨ੍ਹਾਂ ਸ਼ਰਤ ਹੈਦੀ ਹੈ ਅਤੇ ਇਹ ਤੱਥ 
ਕਿ ਅਸੀਂ ਇਸ ਦੇ ਨੇੜੇ ਤੋਂ ਨੇੜੇ ਹੁੰਦੇ ਜਾ ਰਹੇ ਹਾਂ, 
ਦੇ ਦਵੈਦਾਤਮਕ ਪਦਾਰਥਵਾਦ ਵਿੱਚ ਸਾਪੇਖਵਾਦ 
ਨਹੀਂ ਹੈ, ਭਾਵ ਇਹ ਸਾਡੇ ਕੌਲ ਗਿਆਨ ਦੀ 
ਸਾਪੇਖਕਤਾ ਨੂੰ ਮੈਨਦਾ ਹੈ, ਪਰ ਬਾਹਰਮੁਖੀ ਸੱਚਾਈ 
ਤੋਂ ਮੁਨਕਰ ਹੋਣ ਦੇ ਅਰਥ ਵਿੱਚ ਨਹੀਂ, ਸਗੇਂ ਇਸ 
ਸੱਚ ਤੱਕ ਪਹੁੰਚਣ `ਚ ਸਾਡੇ ਗਿਆਨ ਦੀ 
ਇਤਿਹਾਸਕ ਸੀਮਤਾਈ ਦੇ ਅਰਥਾਂ ਵਿੱਚ ਮਨਦਾ 
ਹੈ ।(ਲੈਨਿਨ , ਸਮੁੱਚੀਆਂ ਲਿਖਤਾਂ , ਸੈਂਚੀ 14, ਸਫਾ 
136-37) 
ਮਨੁੱਖ ਆਪਣਾ ਗਿਆਨ ਸਮਾਜਿਕ ਅਭਿਆਸ 
ਰਾਹੀਂ ਹਾਸਲ ਕਰਦਾ ਹੈ। ਉਹ ਆਪਣੇ ਆਲੇ-ਦੁਆਲੇ ਦੇ 
ਦੌਰਾਨ ਪ੍ਰਾਪਤ ਕਰਦਾ ਹੈ। ਕੁਦਰਤ ਬਾਰੇ ਉਸਦਾ ਗਿਆਨ 
ਪੈਦਾਵਾਰ ਦੀ ਉਸਦੀ ਸਰਗਰਮੀ ਵਿੱਚੋਂ ਪੈਦਾ ਹੁੰਦਾ ਹੈ, ਅਤੇ 
ਵਿਗਿਆਨਕ ਪ੍ਰਯੋਗਾਂ ਰਾਹੀਂ ਸਿੱਧੇ ਰੂਪ ਵਿੱਚ ਪਰਖਿਆ ਜਾਂਦਾ 
ਹੈ ।ਸਮਾਜ ਬਾਰੇ ਉਸਦਾ ਗਿਆਨ ਜਮਾਤੀ ਘੋਲ ਵਿੱਚ ਉਸਦੀ 
ਸਰਗਰਮੀ ਵਿੱਚੋਂ ਪੈਦਾ ਹੁੰਦਾ ਹੈ ਅਤੇ ਇਨਕਲਾਬੀ ਕਾਰਵਾਈ 
ਦੌਰਾਨ ਪਰਖਿਆ ਜਾਂਦਾ ਹੈ: 
ਮਾਰਕਸਵਾਦੀਆਂ ਦਾ ਇਹ ਮੈਨਣਾ ਹੈ 
ਕਿ ਮਨੁੱਖ ਦੀ ਸਮਾਜਿਕ ਸਰਗਰਮੀ ਹੀ ਉਸਦੇ 
ਗਿਆਨ ਦੀ ਸੱਚਾਈ ਨੂੰ ਪਰਖਣ ਦਾ ਇੱਕੋ-ਇੱਕ 
ਪੈਮਾਨਾ ਹੈ। ਅਸਲ ਵਿੱਚ ਹੁੰਦਾ ਇਹ ਹੈ ਕਿ ਮਨੁੱਖ 
ਦਾ ਗਿਆਨ ਉਦੋਂ ਹੀ ਸਹੀ ਸਿੱਧ ਹੁੰਦਾ ਹੈ ਜਦੋਂ 
ਉਹ ਸਮਾਜਿਕ ਅਭਿਆਸ (ਪਦਾਰਥਕ ਪੈਦਾਵਾਰ, 
ਜਮਾਤੀ ਘੋਲ ਜਾਂ ਵਿਗਿਆਨਕ ਤਜ਼ਰਬੇ) ਦੀ 
ਨਤੀਜੇ ਹਾਸਲ ਕਰ ਲੈਂਦਾ ਹੈ। ਜੇ ਇੱਕ ਮਨੁੱਖ 
ਆਪਣੇ ਕੈਮ ਵਿੱਚ ਕਾਮਯਾਬ ਹੋਣਾ ਚਾਹੁੰਦਾ ਹੈ, 
ਪਹਿਲਾਂ ਤੋਂ ਕਿਆਸੇ ਨਤੀਜੇ ਹਾਸਲ ਕਰਨਾ 
ਚਾਹੁੰਦਾ ਹੈ, ਤਾਂ ਉਸਨੂੰ ਆਪਣੇ ਵਿਚਾਰਾਂ ਨੂੰ 
ਬਾਹਰਮੁਖੀ ਸੈਸਾਰ ਦੇ ਨਿਯਮਾਂ ਨਾਲ ਮੇਲਣਾ 
ਪਵੇਗਾ; ਜੇ ਉਹ ਮੇਲ ਨਹੀਂ ਖਾਂਦੇ , ਤਾਂ ਉਹ ਆਪਣੇ 
ਅਭਿਆਸ ਵਿੱਚ ਅਸਫਲ ਹੋ ਜਾਵੇਗਾ। (ਮਾਓ ਜ਼ੇ- 
ਤੁੰਗ, ਚੋਣਵੀਆਂ ਲਿਖਤਾਂ, ਸੈਂਚੀ 1, ਸਫਾ 296) 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨% ਮਾਰਚ 2014 ੨ 16 


5।। 58000 4800 5॥10। 0 ੬00 


੧31101੧੧15006001ਗ1.60।। 


ਯੁੱਗ ਦਾ ਭੁਲਾਂਦਰਾ 

ਹੁਣ ਤੱਕ ਮਨੁੱਖ ਦੀ ਸਮਾਜ ਬਾਰੇ ਸਮਝ ਹਮੇਸ਼ਾਂ 
ਉਸਦੀ ਕੁਦਰਤ ਬਾਰੇ ਸਮਝ ਤੋਂ ਪਿੱਛੇ ਛੁੱਟਦੀ ਆਈ ਹੈ ।ਸਾਰੇ 
ਵਿਗਿਆਨੀ ਕੁਦਰਤੀ ਵਰਤਾਰਿਆਂ ਦੀ ਬਾਹਰਮੁਖੀ ਹੋਂਦ ਨੂੰ 
ਮਾਨਤਾ ਦਿੰਦੇ ਹਨ, ਪਰ ਇਸਦੇ ਬਾਵਜੂਦ ਉਹ ਇਤਿਹਾਸਕ 
ਨਿਯਮਾਂ ਦੀ ਹੋਂਦ ਤੋਂ ਮੁਨਕਰ ਰਹਿੰਦੇ ਹਨ। ਉਹ ਆਪਣੇ 
ਸਮਾਜਿਕ ਸਬੰਧਾਂ ਨੂੰ ਜਮਾਤੀ ਘੋਲ ਦੌਰਾਨ ਇਤਿਹਾਸਕ ਰੂਪ 
ਵਿੱਚ ਢਲੇ ਹੋਏ ਨਹੀਂ ਮੰਨਦੇ , ਸਗੋਂ ਉਹਨਾਂ ਨੂੰ ਵੱਧ ਜਾਂ ਘੱਟ 
ਰੂਪ ਵਿੱਚ ਮਨੁੱਖੀ ਸੁਭਾਅ ਜਾਂ ਕਿਸੇ ਹੋਰ ਮਨੌਤੀ “ਕੁਦਰਤੀ” 
ਲੋੜ ਅਨੁਸਾਰ ਪੱਕੇ ਤੌਰ 'ਤੇ ਤੈਅ ਹੋ ਚੁੱਕੇ ਮੈਨਦੇ ਹਨ ਅਤੇ 
ਇਸ ਤੋਂ ਉਹਨਾਂ ਦਾ ਭਾਵ ਉਹ ਕੁਦਰਤ ਨਹੀਂ ਹੁੰਦੀ ਜਿਹੜੀ ਨੂੰ 
ਉਹ ਇੱਕ ਵਿਗਿਆਨਕ ਦੇ ਰੂਪ ਜਾਣਦੇ ਹੁੰਦੇ ਹਨ, ਸਗੋਂ 
ਕੁਦਰਤ ਦੀ ਇੱਕ ਵਿਚਾਰਵਾਦੀ ਧਾਰਨਾ ਤੋਂ ਹੁੰਦਾ ਹੈ ਜਿਹੜੀ 
ਪਰਾਲੌਕਿਕ ਦੇ ਨੇੜੇ-ਤੇੜੇ ਦੀ ਪਰਾਭੌਤਿਕ ਚੀਜ਼ ਹੁੰਦੀ ਹੈ। 

ਮੁੱਢਲੇ ਸਮਾਜ ਵਿੱਚ, ਲਿੰਗਕਤਾ ਤੇ ਰਿਸ਼ਤਿਆਂ 
ਅਤੇ ਪਦਾਰਥਕ ਪੈਦਾਵਾਰ ਦੇ ਬਹੁਤ ਹੀ ਨੀਵੇਂ ਪੱਧਰ ਦੇ ਕੁਦਰਤੀ 
ਤੱਥਾਂ ਦੇ ਅਧਾਰ ਉੱਤੇ , ਮਨੁੱਖ ਸਮਾਜ ਅਤੇ ਕੁਦਰਤ ਵਿਚਲੇ 
ਭੇਦ ਦੀ ਬਹੁਤ ਘੱਟ ਸੂਝ ਰੱਖਦਾ ਸੀ । ਪੈਦਾਵਾਰ ਦੇ ਵਿਕਾਸ 
ਨਾਲ, ਮਾਨਸਿਕ ਤੇ ਸਰੀਰਕ ਕਿਰਤ ਵਿਚਾਲੇ ਵੰਡ ਪੈਦਾ ਹੋ 
ਜਾਣ ਕਾਰਨ, ਇੱਕ ਸਮੱਚਤਾ ਜਿਹੜੀ ਰਾਜੇ ਰਾਹੀਂ ਰੱਬ ਦੁਆਰਾ 
ਚਲਾਈ ਜਾਂਦੀ ਸੀ, ਦੇ ਦੋ ਵੱਖੋ-ਵੱਖਰੇ ਅਜ਼ਾਦ ਘੇਰੇ ਹੋਂਦ 
ਵਿੱਚ ਆ ਗਏ ਅਤੇ ਕੁਦਰਤ ਵੱਲੋਂ ਤੈਅ ਹੋਏ ਪ੍ਰਬੋਧ ਦੇ ਚੰਗੀ 
ਹੋ ਗਈ।ਰਾਜਾਸ਼ਾਹੀ ਦੇ ਐਦਰ ਮੌਜੂਦ ਇਹ ਵਿਚਾਰ ਆਧੁਨਿਕ 
ਸਮੇਂ ਤੱਕ ਬਚੇ ਤੁਰੇ ਆ ਰਹੇ ਹਨ । ਜਗੀਰਦਾਰੀ ਵੇਲੇ ਦੇ ਯੂਰਪ 
ਵਿੱਚ, ਹਾਕਮ ਜਮਾਤ ਜਿਸਦਾ ਮੁਖੀ ਰਾਜਾ ਹੁੰਦਾ ਸੀ, ਦੇ 
ਵਿਸ਼ੇਸ਼-ਅਧਿਕਾਰ ਬ੍ਰਹਿਮੋਡ ਦਾ ਸਥਾਈ ਲੱਛਣ ਮੋਨੇ ਜਾਂਦੇ 
ਸਨ ਜਿਹਨਾਂ ਦਾ ਫਰਮਾਨ ਰੱਬ ਵੱਲੋਂ ਹੋਇਆ ਸੀ। ਇਹ 
ਆਧੁਨਿਕ ਬੁਰਜੂਆਜ਼ੀ ਦੇ ਉਭਾਰ ਨਾਲ ਹੀ ਸੈਭਵ ਹੋਇਆ 
ਕਿ ਜਮਾਤੀ ਘੋਲ ਦਾ ਵਿਚਾਰ ਫੁੱਟਣ ਲੋਗਾ ਅਤੇ ਪਰ ਉਦੋਂ 
ਵੀ ਨਵੀਂ ਹਾਕਮ ਜਮਾਤ ਨੇ ਲੋਕਾਈ ਨੂੰ ਆਪਣੇ ਪੱਖ ਵਿੱਚ 
ਜਿੱਤਣ ਲਈ “ਕੁਦਰਤੀ” ਇਨਸਾਫ ਦੇ ਸਦੀਵੀ ਸਿਧਾਂਤਾਂ ਦਾ 
ਹੋਕਾ ਦਿੱਤਾ । 

ਇਸ ਤਰ੍ਹਾਂ ਦੇ ਭੁਲਾਂਦਰੇ “ਆਮ ਰੂਪਾਂ ਜਾਂ ਸਧਾਰਨ 
ਵਿਚਾਰਾਂ?” ਨਾਲ ਜੁੜੇ ਹੁੰਦੇ ਹਨ ਜਿਹੜੇ ਜਮਾਤੀ ਸਮਾਜ ਦੇ 
ਸਾਰੇ ਪੜਾਵਾਂ ਦੀ ਖਾਸੀਅਤ ਰਹੇ ਹਨ (ਮਾਰਕਸ-ਏਂਗਲਜ, 
ਚੋਣਵੀਆਂ ਲਿਖਤਾਂ, ਸੈਂਚੀ 1, ਸਫਾ 126), ਪ੍ਰੰਤੂ ਉਹਨਾਂ ਦੇ 
ਖਾਸ ਰੂਪ ਇੱਕ ਪੜਾਅ ਤੋਂ ਦੂਜੇ ਪੜਾਅ ਤੱਕ ਬਦਲਦੇ ਰਹੇ 
ਹਨ । ਸਿਰਫ ਇਹਨਾਂ ਅਰਥਾਂ ਵਿੱਚ ਹੀ ਮਾਰਕਸ “ਯੁੱਗ ਦੇ 
ਭੁਲਾਂਦਰੇ” ਦੀ ਗੱਲ ਕਰਦੇ ਹਨ (ਮਾਰਕਸ-ਏਂਗਲਜ, ਜਰਮਨ 
ਵਿਚਾਰਧਾਰਾ, ਸਫਾ 51)। 

ਜਮਾਤੀ ਸਮਾਜ ਦੇ ਹਰੇਕ ਯੁੱਗ ਨੇ ਜਮਾਤੀ ਘੋਲ ਦੇ 
ਨਵੇਂ ਪੜਾਅ ਦੇ ਅਨੁਸਾਰੀ ਨਵੇਂ ਭੁਲਾਂਦਰੇ ਨੂੰ ਜਨਮ ਦਿੱਤਾ ਹੈ। 


ਇਹ ਭੁਲਾਂਦਰਾ ਨਾ ਸਿਰਫ ਉਸਦੀ ਆਪਣੇ ਸਮਾਜਿਕ ਸਬੰਧਾਂ 
ਬਾਰੇ ਸੂਝ ਵਿੱਚ, ਸਗੋਂ ਸਬੈਧਿਤ ਜਮਾਤ ਦੇ ਸਮੁੱਚੇ ਸੈਸਾਰ 
ਨਜ਼ਰੀਏ ਵਿੱਚ ਫੈਲਿਆ ਹੁੰਦਾ ਹੈ । ਹਰੇਕ ਯੁੱਗ ਵਿੱਚ ਹਾਕਮ 
ਜਮਾਤ ਆਪਣੀ ਪੋਜ਼ੀਸ਼ਨ ਨੂੰ ਕੁਦਰਤ ਦੇ ਨਿਯਮਾਂ ਦੁਆਰਾ 
ਤੈਅ ਹੋਈ ਚਿਤਵਦੀ ਹੈ । ਇਸ ਤਰ੍ਹਾਂ ,ਪਾਚੀਨ ਯੂਨਾਨ ਵਿੱਚ, 
ਗੁਲਾਮਦਾਰੀ ਨੂੰ ਅਰਸਤੂ ਨੇ ਇਸ ਅਧਾਰ ਉੱਤੇ ਜ਼ਾਇਜ 
ਠਹਿਰਾਇਆ ਸੀ ਕਿ ਗੁਲਾਮ ਅਜ਼ਾਦ ਸ਼ਹਿਰੀ ਨਾਲੋਂ ਨੀਵੇਂ 
ਦਰਜੇ ਦਾ ਹੁੰਦਾ ਹੈ ਅਤੇ ਇਸੇ ਤਰ੍ਹਾਂ ਪਾਈਥਾਗੋਰਸ ਦੀਆਂ 
ਸਿੱਖਿਆਵਾਂ ਵਿੱਚ ਵੀ ਸਰੀਰ ਅਤੇ ਆਤਮਾ ਦੇ ਸਬੰਧ ਨੂੰ 
ਗੁਲਾਮ ਅਤੇ ਮਾਲਕ ਦੇ ਸਬੇਧਾਂ ਦੇ ਰੂਪ ਵਿੱਚ ਸਮਝਿਆ ਗਿਆ। 
ਜਗੀਰਦਾਰੀ ਵੇਲੇ ਦੇ ਯੂਰਪ ਵਿੱਚ, ਭੂ-ਗੁਲਾਮੀ ਨੂੰ ਜੌਹਨ ਆਫ 
ਕਿ 'ਬ੍ਰਹਿਮੇਡ ਦੇ ਨਿਯਮ ਅਨੁਸਾਰ, ਸਾਰੀਆਂ ਚੀਜ਼ਾਂ ਨੂੰ ਇੱਕੋ 
ਤੋਂ ਦਰਮਿਆਨੇ ਅਤੇ ਦਰਮਿਆਨੇ ਤੋਂ ਉੱਚੇ ਦੀ ਤਰਤੀਬ ਵਿੱਚ 
ਹੀ ਰੱਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਮੌਂਧਕਾਲੀਨ 
ਧਰਮਸ਼ਾਸ਼ਤਰਾਂ ਅਨੁਸਾਰ, ਰੱਬ ਮੁਖੀ-ਫਰਿਸ਼ਤਿਆਂ, 
ਫਰਿਸ਼ਤਿਆਂ , ਮਨੁੱਖਾਂ, ਜਾਨਵਰਾਂ ਅਤੇ ਪੰਦਿਆਂ ਦੀ ਦਰਜੇਬਦੀ 
ਦੇ ਸਿਖਰ ਉੱਤੇ ਬਿਰਾਜਮਾਨ ਹੈ, ਉਹ ਸਾਰੇ ਬੁਹਿਮੋਡ ਦੀ 
ਸਿਰਜਣਾ ਦੇ ਸਮੇਂ ਦਿੱਤੇ ਗਏ ਦਰਜੇ ਉੱਤੇ ਬੈਠੇ ਹਨ। 
ਵਿਅਕਤੀ ਦਾ ਮੁੱਢਲਾ ਬਰਜੂਆ ਆਦਰਸ਼ ਨਵੀਂਆਂ 
ਸਮਾਜਿਕ ਤਾਕਤਾਂ ਦੀ ਉਪਜ ਹੈ ਜਿਹੜੀਆਂ ਜਗੀਰੂ ਸਮਾਜ 
ਦੇ ਖਿਡਣ ਨਾਲ ਹੋਂਦ ਵਿੱਚ ਆਈਆਂ ਸਨ, ਪਰ ਬੁਰਜੂਆ 
ਚੇਤਨਾ ਵਿੱਚ ਇਹ ਸਬੈਧ ਸਿਰ ਪਰਨੇ ਹੈ: 
ਇਤਿਹਾਸਕ ਨਤੀਜੇ ਵਜੋਂ ਨਹੀਂ, ਸਗੋਂ ਇਤਿਹਾਸ 
ਦੇ ਸ਼ੁਰੂਆਤੀ ਬਿੰਦੂ ਦੇ ਰੂਪ ਵਿੱਚ ਦੇਖਿਆ; 
ਇਤਿਹਾਸ ਦੇ ਵਹਾਅ ਦੌਰਾਨ ਵਿਗਸਦਾ ਨਹੀਂ, 
ਕੁਦਰਤ ਵੱਲੋਂ ਤੈਅ ਕਰ ਦਿੱਤਾ ਗਿਆ ਮੋਨਿਆ, 
ਸੁਭਾਅ ਦੇ ਉਹਨਾਂ ਦੇ ਵਿਚਾਰ ਨਾਲ ਮੇਲ ਖਾਂਦਾ 
ਸੀ। (ਮਾਰਕਸ, ਸਿਆਸੀ ਆਰਥਿਕਤਾ ਦੀ 
ਅਲੋਚਨਾ ਨੂੰ ਇੱਕ ਦੇਣ, ਸਫਾ 188) 
ਇੱਥੋਂ ਤੱਕ ਕਿ ਆਰਥਕਤਾ ਦੇ ਵਿਗਿਆਨ ਦੇ ਮੋਢੀ, 
ਐਡਮ ਸਮਿਥ ਅਤੇ ਰਿਕਾਰਡੋਂ ਵੀ ਇਸ ਭੁਲਾਂਦਰੇ ਦਾ ਸ਼ਿਕਾਰ 
ਸਨ। ਇਹ ਰਿਕਾਰਡੋ ਸੀ ਜਿਸ ਨੇ ਐਡਮ ਸਮਿਥ ਤੋਂ ਅੱਗੇ 
ਵਧਦਿਆਂ ਕਦਰ ਦਾ ਕਿਰਤ ਸਿਧਾਂਤ ਪੇਸ਼ ਕੀਤਾ, ਭਾਵੇਂ ਉਹਨਾਂ 
ਨੇ ਜਮਾਤੀ ਵਿਰੋਧਤਾਈਆਂ ਦੀ ਹੋਂਦ ਨੂੰ ਪਛਾਣ ਲਿਆ ਸੀ, 
ਪਰ ਉਹਨਾਂ ਨੇ ਇਹਨਾਂ ਨੂੰ ਕੁਦਰਤੀ ਅਤੇ ਸਦੀਵੀ ਦੱਸਿਆ 
(ਮਾਰਕਸ, ਸਰਮਾਇਆ, ਸੈੱਚੀ 1, ਸਫ਼ਾ 14)। ਇਹ 
ਵਿਗਿਆਨਕ ਸਮਾਜਵਾਦ ਦੇ ਸੈਸਥਾਪਕਾਂ, ਮਾਰਕਸ ਅਤੇ 
ਏੱਗਲਜ ਦੇ ਹਿੱਸੇ ਆਇਆ ਕਿ ਉਹ ਜਮਾਤੀ ਘੋਲ ਨੂੰ 
ਇਤਿਹਾਸ ਦੀ ਪੂਰੀ ਰੌਸ਼ਨੀ ਵਿੱਚ ਲੈ ਕੇ ਆਉਂਦੇ । # 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਮਾਰਚ 2014 ੨ 17 


5।। 58000 4800 5॥10। 0 ੬00 


੧31101੧੧15006001ਗ1.60।। 


੦... ੫... ੫੮. 


ਦਯ ਤਕ ਲਗ ਤਕਕ ਤਕ ਤਲ, ਜਲਲ ਜਲਣ, ਫਲਕ ਜਾ 


ਸਭ ਲਈ ਹਰ ਇੱਕ ਅਤੇ ਹਰ ਇੱਕ ਲਈ ਸਭ 


ਗਾਰਜ ਭਾਨ 


1. ਕਿਸਾਨ ਬਗਾਵਤਾਂ 

ਪਹਿਲੀ ਸਦੀ ਈਸਵੀ-ਪੁਰਵ ਦੇ ਇਕ ਲੇਖਕ ਨੇ ਇੰਕ 
ਸਪੇਨੀ ਕਬੀਲੇ, ਜਿਹੜਾ ਅਜੇ ਰੋਮਨ ਲਗਾਨ-ਵਸੂਲਾਂ ਦੇ ਹੌਥੇ 
ਨਹੀਂ ਚੜਿਆ ਸੀ, ਦਾ ਵਰਣਨ ਇਸ ਤਰ੍ਹਾਂ ਕੀਤਾ: 

“ਉਹ ਹਰ ਸਾਲ ਜ਼ਮੀਨ ਦੀ ਮੁੜ-ਵੈਡ ਕਰਦੇ 
ਹਨ, ਹਰੇਕ ਸਾਲ ਦੀ ਕੌਲ ਉਪਜ ਜਿਹੜੀ ਕਿ ਸਾਂਝੀ 
ਜਾਇਦਾਦ ਹੈ, ਦਾ ਇੱਕ ਹਿਸਾ ਹਰੇਕ ਨੂੰ ਮਿਲਦਾ ਹੈ। 
ਹਥਿਆਉਣ ਦੀ ਸਜ਼ਾ ਮੌਤ ਹੈ।” (ਡਿਓਡੋਰਸ, ਸੈਂਚੀ 
5, ਸਫ਼ਾ 34) 

ਇਹ ਮੋਢਲਾ ਪੱਡੂ ਭਾਈਚਾਰਾ ਸੀ ਜਿਸਨੂੰ ਅਜੇ ਜਿਣਸ 
ਪੈਦਾਵਾਰ ਨੇ ਛੋਹਿਆ ਨਹੀਂ ਸੀ। ਸਾਡੇ ਔਜ ਦੇ ਸਮੇਂ ਵਿਚ ਵੀ 
ਕੁਂਝ ਬਹੁਤੀ ਪਛੜੇ ਖਿਤਿਆਂ ਸਮੇਤ, ਜਮਾਤੀ ਸਮਾਜ ਦੇ ਸਾਰੇ 
ਪੜਾਵਾਂ ਦੌਰਾਨ ਇਸ ਤਰ੍ਹਾਂ ਦੇ ਭਾਈਚਾਰੇ ਵਧ ਜਾਂ ਘੋਟ ਬਦਲੇ 
ਰੂਪ ਵਿਚ ਬਚੇ ਰਹੇ ਹਨ (ਮਾਰਕਸ-ਏਂਗਲਜ ਚੋਣਵੀਆਂ ਲਿਖਤਾਂ, 
ਸੈਂਚੀ 1, ਸਫਾ 109)। ਇਹੋ ਜਿਹਾ ਹੀ ਇੰਕ ਭਾਈਚਾਰਾ ਰੂਸੀ 
ਮਰ ਸੀ, ਜਿਸਨੂੰ ਜਗੀਰਦਾਰੀ ਦੀ ਬਾਕੀ ਰਹਿੰਦ-ਖੂਹਦ ਸਣੇ 
ਆਖਰ ਵਿੱਚ ਅਕਤੂਬਰ ਇਨਕਲਾਬ ਨੇ ਤੋੜ ਦਿੱਤਾ (ਮਾਰਕਸ- 
ਏਂਗਲਜ, ਚੋਣਵੀਆਂ ਲਿਖਤਾਂ, ਸੈਂਚੀ 2, ਸਫਾ 393-395)। 
ਸਨ ਜਿਸ ਅਧੀਨ ਖੇਤੀਯੋਗ ਭੂਮੀ ਨੂੰ ਲੰਮੀਆਂ-ਪੋਟੀਆਂ ਵਿਚ 
ਵੰਡ ਕੇ ਕਾਸ਼ਤ ਹੁੰਦੀ ਸੀ ਅਤੇ ਚਰਾਂਦ ਸਭ ਦੀ ਸਾਂਝੀ ਹੈਦੀ ਸੀ। 

ਇੰਨੀਆਂ ਜ਼ਿਆਦਾ ਪੁਰਾਤਨ ਸੈਸਥਾਵਾਂ ਦੇ ਬਚੇ 
ਰਹਿਣ ਦਾ ਕਾਰਨ ਪੱਡੂ ਇਲਾਕਿਆਂ ਦਾ ਸ਼ਹਿਰਾਂ ਦੇ ਮੁਕਾਬਲੇ 
ਰੂੜ੍ਹੀਵਾਦੀ ਹੋਣਾ ਹੈ। ਇਸ ਪਛੜੇਪਣ ਕਰਕੇ, ਹਰ ਜਗ੍ਹਾ ਕਿਸਾਨੀ 
ਅਤੇ ਵਿਸ਼ਵਾਸ਼ਾਂ ਨੂੰ ਬਚਾਈ ਰੌਖਿਆ ਹੈ। ਇਹ ਇਸ ਚੀਜ਼ ਦੀ 
ਵਿਆਖਿਆ ਕਰਦਾ ਹੈ ਕਿ ਕਿਉਂ ਮੋਧਕਾਲੀਨ ਚਰਚ ਦੇ ਆਗੂਆਂ 
ਨੇ ਸੂਦਖੋਰੀ ਅਤੇ ਮੁਨਾਫੇਬਾਜ਼ੀ ਦੀ ਨਿੰਦਾ ਕਰਦੇ ਹੋਏ ਸਾਂਝੀ 
ਜਾਇਦਾਦ ਦਾ ਵੀ ਗੁਣਗਾਨ ਕੀਤਾ; “ਜਿਹੜਾ ਵੀ ਕੋਈ 
ਵਿਅਕਤੀ ਕਿਸੇ ਚੀਜ ਨੂੰ ਉਸ ਵਿੱਚ ਕੁਝ ਵੀ ਤਬਦੀਲੀ ਕੀਤੇ 
ਬਿਨਾਂ ਵੇਚਣ ਲਈ ਖਰੀਦਦਾ ਹੈ, ਉਹ ਉਹਨਾਂ ਖਰੀਦਦਾਰਾਂ ਅਤੇ 
ਵਿਕਰੇਤਾਵਾਂ ਵਿੱਚੋਂ ਹੈ ਜਿਹਨਾਂ ਨੂੰ ਰੌਬ ਦੇ ਮਦਰ ਵਿੱਚੋਂ ਛੇਕ 
ਦਿੱਤਾ ਗਿਆ ਹੈ । ਉਹਨਾਂ ਦਾ ਮੈਨਣਾ ਸੀ ਕਿ ਨਿੱਜੀ ਜਾਇਦਾਦ 
ਅਣਹੌਕੀ ਹੈ: ਉਹਨਾਂ ਨੇ ਐਲਾਨਿਆ, “ਸੈਸਾਰ ਵਿੱਚ ਹਰ ਚੀਜ਼ 
ਦੀ ਵਰਤੋਂ ਸਾਂਝੀ ਹੀ ਹੋਣੀ ਚਾਹੀਦੀ ਹੈ। ਜੇ ਇਹ ਅਜੇ ਤੌਕ 


ਨੂੰ ਸੈਤੁਸ਼ਟ ਕਰਨ ਲਈ ਕਾਫੀ ਨਹੀਂ ਸੀ: “ਅਸੀਂ ਉਹੀ ਆਦਮੀ 
ਹਾਂ ਜਿਹੜੇ ਈਸਾ ਨੂੰ ਪਸੈਦ ਸਨ, ਪ੍ਰੰਤੂ ਫਿਰ ਵੀ ਸਾਡੇ ਨਾਲ 
ਜਾਨਵਰਾਂ ਵਰਗਾ ਵਤੀਰਾ ਕੀਤਾ ਜਾਂਦਾ ਹੈ ! ਸਮੇਂ-ਸਮੇਂ 'ਤੇ ਚੀਨ 
ਦਿੱਤਾ ਜਾਂਦਾ ਸੀ: 'ਤੁਸੀਂ ਖੇਤ-ਗੁਲਾਮ ਹੋ, ਅਤੇ ਖੇਤ-ਗੁਲਾਮ 
ਹੀ ਤੁਸੀਂ ਸਦਾ ਬਣੇ ਰਹੋਗੇ।” 

ਕਿਸਾਨ ਬਾਗੀਆਂ ਦਾ ਉਦੇਸ਼ ਪੁਰਾਤਨ ਮਾਸੂਮੀਅਤ 
ਦੀ ਸਥਿਤੀ ਨੂੰ ਮੁੜ-ਬਹਾਲ ਕਰਨਾ ਸੀ ਜਿਸ ਵਿੱਚ ਉਹਨਾਂ ਦੀ 
ਸਮਝ ਅਨੁਸਾਰ, ਮਨੌਖਤਾ ਕਿਸੇ ਸਮੇਂ ਅਮਨ ਅਤੇ ਭਾਈਚਾਰੇ 
ਵਿੱਚ ਰਹਿੰਦੀ ਸੀ: 'ਜਦੋਂ ਆਦਮ ਕਹੀ ਚਲਾਉਂਦਾ ਤੇ ਹੋਵਾ ਚਰਖਾ 
ਕੌਂਤਦੀ ਸੀ, ਉਸ ਸਮੇਂ ਕਿਹੜਾ ਭੌਦਰਪੁਰਸ਼ ਸੀ ? ਭਵਿੱਖ ਦੀ ਥਾਂ 
ਬੀਤੇ ਵੌਲ ਦੇਖਣ ਕਾਰਨ, ਉਹਨਾਂ ਨੇ ਆਪਣੀਆਂ ਆਸ਼ਾਵਾਂ ਨੂੰ 
ਧਾਰਮਿਕ ਰੂਪਾਂ ਵਿੱਚ ਪੇਸ਼ ਕੀਤਾ । ਇਹਨਾਂ ਬਗਾਵਤਾਂ ਨੇ ਜਗੀਰੂ 
ਇਨਕਲਾਬ ਲਈ ਰਾਹ ਤਿਆਰ ਕੀਤਾ ਪਰ ਜਿਸ ਦੀ ਅਗਵਾਈ 
ਉਹਨਾਂ ਦੇ ਹੌਥਾਂ ਵਿਚ ਨਹੀਂ ਆਉਣੀ ਸੀ। ਇਹਨਾਂ ਸੀਮਤਾਈਆਂ 
ਦੇ ਬਾਵਜੂਦ , ਉਹਨਾਂ ਦੇ ਕੁਝ ਆਗੂਆਂ ਜਿਵੇਂ ਜਰਮਨੀ ਵਿੱਚ 
ਟਾਮਸ ਮੇਜਰ ਅਤੇ ਇੰਗਲੈਂਡ ਵਿੰਚ ਜੇਰਾਡ ਵਿਨਸਤੇਨਲੀ ਨੇੜ- 
ਭਵਿੱਖ ਵਿੱਚ ਹੋਣ ਵਾਲੇ ਹੋਰ ਅਗਲੇਰੇ ਇਨਕਲਾਬਾਂ ਦੇ ਖਾਸੇ, 
ਜਿਹਨਾਂ ਨੇ ਦੂਰ ਭਵਿਖ ਵਿੱਚ ਲੁਂਟ ਨੂੰ ਖਤਮ ਕਰ ਦੇਣਾ ਸੀ, ਬਾਰੇ 
ਧੁੰਦਲੇ ਜਿਹੇ ਕਿਆਸ ਲਗਾ ਸਕਣ ਦੇ ਸਮਰੌਥ ਰਹੇ । ਮੁਜਰ 
(1488-1525) ਨੇ ਐਲਾਨ ਕੀਤਾ ਕਿ ਰੋਬ ਦਾ ਬਾਗ ਸਵਰਗ 
ਉੱਤੇ ਨਹੀਂ, ਧਰਤੀ 'ਤੇ ਕਾਇਮ ਕੀਤਾ ਜਾਣਾ ਹੈ ਅਤੇ ਇਹ 
ਸਾਂਝੀ ਜਾਇਦਾਦ ਅਤੇ ਸਮਾਜਿਕ ਬਰਾਬਰੀ ਦੀ ਬੁਨਿਆਦ ਉੱਤੇ 
ਕਾਇਮ ਕੀਤਾ ਜਾਵੇਗਾ। ਵਿਨਸਤੇਨਲੇ ਡਿੱਗਰਜ਼ ਨਾਂ ਦੇ 
ਜਾਇਦਾਦ ਤੋਂ ਵਿਹੂਣੇ ਕਰ ਦਿੱਤੇ ਗਏ ਕਿਸਾਨਾਂ ਦੇ ਉਸ ਛੋਟੇ 
ਜਿਹੇ ਗ੍ਰੌਪ ਦਾ ਆਗੂ ਸੀ ਜਿਸ ਨੇ 1649 ਦੀ ਬਹਾਰ ਰੋਤੇ ਇਕ 
ਕਮਿਊਨਿਸਟ ਕਲੋਨੀ ਸਥਾਪਤ ਕਰਨ ਦੀ ਮਨਸ਼ਾ ਨਾਲ ਸਰੇ 
ਵਿੱਚ ਸੇਂਟ ਜਾਰਜ ਪਹਾੜੀ ਦੀ ਉਜਾੜ ਜਗ੍ਹਾ ਦੀ ਖੁਦਾਈ ਕੀਤੀ। 
ਇਹ ਯਤਨ ਭਾਵੇਂ ਅਸਫਲ ਰਿਹਾ - ਇਹ ਅਜਿਹੇ ਬਹੁਤ ਸਾਰੇ 
ਯਤਨਾਂ ਦੀ ਅਸਫਲਤਾ ਵਿੱਚੋਂ ਇਕ ਸੀ ਜਿੰਨ੍ਹਾਂ ਦੁਆਰਾ ਪ੍ਰਲੇਤਾਰੀ 
ਅਤ ਵਿੱਚ ਇਨਕਲਾਬ ਦੇ ਰਾਹ ਉੱਤੇ ਪੌਜਿਆ; ਪ੍ਰੰਤੂ ਵਿਨਸਤੇਨਲੇ 
ਨੂੰ ਕਦਰ ਦੇ ਕਿਰਤ ਸਿਧਾਂਤ ਦਾ ਵੀ ਇੰਕ ਸਹਿਜ-ਅਨੁਭਵੀ 
ਗਿਆਨ ਸੀ: 


ਸਾਂਝੀ ਨਹੀਂ ਰਹੀ ਹੈ, ਤਾਂ ਇਹ ਮਨੌਂਖੀ ਇਖਲਾਕੀ ਕਮਜ਼ੋਰੀ ਕਾਰਨ ਕੋਈ ਵੀ ਆਦਮੀ ਓਨਾ ਚਿਰ ਅਮੀਰ ਨਹੀਂ ਹੋ 
ਸੀ।ਮਨੁੱਖਾਂ ਨੇ ਆਪਣੀ ਸ਼ਾਨ ਗੁਆਈ ਹੈ। ਪ੍ਰੰਤੂ ਇਨਾ ਕੁ ਕਿਸਾਨਾਂ ਸਕਦਾ ਜਿੰਨਾ ਚਿਰ ਉਹ ਖੁਦ ਆਪਣੀ ਮਿਹਨਤ ਨਾ 
ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਮਈ 2014 ੨% 24 


5।। 58000 0800 5॥101। 0 ੬00੧ 


੧3101੧150016001ਗ1.60।। 


ਕਰੇ ਜਾਂ ਫਿਰ ਦੂਜੇ ਵਿਅਕਤੀਆਂ ਦੀ ਮਿਹਨਤ ਉਸਦੀ 
ਮਦਦ ਨਾ ਕਰੇ । ਜੇ ਕਿਸੇ ਵਿਅਕਤੀ ਨੂੰ ਦੂਸਰੇ 
ਵਿਅਕਤੀਆਂ ਦੀ ਮਦਦ ਨਹੀਂ ਮਿਲਦੀ, ਤਾਂ ਉਹ ਇੰਕ 
ਸਾਲ ਵਿੱਚ ਸੈਂਕੜੇ-ਹਜ਼ਾਰਾਂ ਦੀ ਜਗੀਰ ਦਾ ਮਾਲਕ ਨਹੀਂ 
ਬਣ ਸਕਦਾ। ਜੇ ਕੋਈ ਦੂਸਰੇ ਵਿਅਕਤੀ ਕੰਮ ਦੌਰਾਨ 
ਉਸਦੀ ਮਦਦ ਕਰਦੇ ਹਨ ਤਾਂ ਉਸਦੀ ਅਮੀਰੀ ਉਸਦੇ 
ਨਾਲ-ਨਾਲ ਦੂਸਰੇ ਵਿਅਕਤੀਆਂ ਦੀ ਮਲਕੀਅਤ ਵੀ 
ਹੈ।ਪਰ ਸਾਰੇ ਅਮੀਰ ਆਦਮੀ ਅਰਾਮ ਦੀ ਜ਼ਿੰਦਗੀ ਜਿਉਂਦੇ 
ਹਨ, ਆਪਣੀ ਕਿਰਤ ਨਾਲ ਨਹੀਂ ਸਗੋ” ਦੂਸਰੇ 
ਵਿਅਕਤੀਆਂ ਦੀ ਕਿਰਤ ਸਦਕਾ ਖਾਂਦੇ ਹਨ ਤੇ ਕੌਪੜੇ 
ਪਾਉਂਦੇ ਹਨ; ਇਹ ਉਹਨਾਂ ਲਈ ਸ਼ਰਮ ਦੀ ਗੌਲ ਹੈ ਨਾ 
ਕਿ ਮਾਣ ਕਰਨ ਵਾਲੀ, ਕਿਉਂਕਿ ਕਿਸੇ ਨੂੰ ਕੁਝ ਦੇਣਾ 
ਕਿਸੇ ਤੋਂ ਲੈਣ ਨਾਲੋਂ ਵਧੇਰੇ ਸਨਮਾਨਯੋਗ ਹੈ। ਪਰ ਅਮੀਰ 
ਆਦਮੀ ਆਪਣਾ ਸਾਰਾ ਕੁਝ ਮਜ਼ਦੂਰ ਦੇ ਹੌਥਾਂ ਤੋਂ ਲੈਂਦਾ 
ਹੈ ਅਤੇ ਜਦੋਂ ਉਹ ਕੁਝ ਦੇ ਰਿਹਾ ਹੁੰਦਾ ਹੈ, ਤਾਂ ਉਹ ਦੂਜੇ 
ਵਿਅਕਤੀ ਦੀ ਕਿਰਤ, ਨਾ ਕਿ ਆਪਣੇ ਹੌਥਾਂ ਦੀ ਕਿਰਤ 
ਦੇ ਰਿਹਾ ਹੈਦਾ ਹੈ।(ਸੀ ਹਿੱਲ ਵੋਲੋਂ ਹਵਾਲਾ, ਦ/ਇਗ/ਲਿਸ਼ 


ਲੈਂਦਾ ਹੈ, ਵਿਗਿਆਨਕ ਸਮਾਜਵਾਦ ਵਿੱਚ ਬਦਲ ਦਿੰਦਾ ਹੈ, ਅਤੇ 
ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੁਆਰਾ ਸਾਕਾਰ ਕਰਦਾ ਹੈ । 


2. ਜਮਹੂਰੀਅਤ ਅਤੇ ਤਾਨਾਸ਼ਾਹੀ 

ਰਾਜਸੌਤ੍ਰਾ ਉਹ ਸੈਦ ਹੈ ਜਿਸ ਰਾਹੀਂ ਹਾਕਮ ਜਮਾਤ 
ਅਧੀਨ ਜਮਾਤ ਜਾਂ ਜਮਾਤਾਂ ਉੱਤੇ ਆਪਣੀ ਹਕੂਮਤ ਨੂੰ ਬਣਾ ਕੇ 
ਰਖਦੀ ਹੈ। ਕਿਉਂਕਿ ਇਹ ਤਾਕਤ ਦੇ ਜ਼ੋਰ ਉੱਤੇ ਟਿਕੀ ਹੁੰਦੀ ਹੈ; 
ਇਸ ਲਈ ਇਹ ਦੂਸਰੇ ਸ਼ਬਦਾਂ ਵਿਚ ਇੰਕ ਤਾਨਾਸ਼ਾਹੀ ਹੈਦੀ ਹੈ। 
ਇਹ ਰਾਜਸੋੜ੍ਹਾ ਦੇ ਸਾਰੇ ਰੂਪਾਂ, ਨਿਰੈਕੁਸ਼ ਜਾਂ ਜਮਹੂਰੀਅਤ, ਲਈ 
ਸਚ ਹੈ। 

ਪੁਰਾਤਨ ਜਮਹੂਰੀਅਤ ਗੁਲਾਮ-ਮਾਲਕਾਂ ਦੀ 
ਤਾਨਾਸ਼ਾਹੀ ਸੀ।ਗੁਲਾਮਾਂ ਨੂੰ, ਜਿਹੜੇ ਕਿ ਅਬਾਦੀ ਦਾ ਬਹੁਗਿਣਤੀ 
ਹਿੱਸਾ ਸਨ, ਉੱਕਾ ਹੀ ਕੋਈ ਹੌਕ ਨਹੀਂ ਸੀ ਅਤੇ ਗੁਲਾਮ-ਮਾਲਕਾਂ 
ਨੂੰ ਮਿਲੀ ਸਿਆਸੀ ਬਰਾਬਰੀ ਵੀ ਅਸਲ ਵਿੱਚ ਰਸਮੀ ਸੀ, ਨਾ ਕਿ 
ਸੋਚਮਚ ਦੀ, ਕਿਉਂਕਿ ਅਮੀਰ ਅਤੇ ਗਰੀਬ ਵਿਚਾਲੇ ਆਰਥਿਕ 
ਗੈਰ-ਬਰਾਬਰੀ ਕਿਸੇ ਗਿਣਤੀ ਵਿੱਚ ਨਹੀਂ ਆਉਂਦੀ ਸੀ। 
ਬਾਰੇ ਵੀ ਸੋਚ ਹੈ। ਇੱਥੇ ਵੀ ਸਾਰੀ ਅਬਾਦੀ ਨੂੰ ਬਰਾਬਰ ਹੌਕ ਮਿਲੋ 
ਹੋਏ ਹਨ; ਪਰ ਅਜਿਹਾ ਸਿਰਫ ਸਿਆਸੀ ਤੌਰ 'ਤੇ ਹੋਣਾ, ਅਸਲ 
ਵਿੱਚ ਸਰਮਾਏਦਾਰਾ ਲੁਂਟ ਦੀ ਆਰਥਿਕ ਸਚਾਈ ਨੂੰ ਲੁਕਾਉਣ ਦਾ 


ਸਾਧਨ ਹੀ ਬਣਦਾ ਹੈ। ਇਸ ਤੋਂ ਵੌਂਧ, ਬਹੁਤ ਸੀਮਤ ਜਿਹੀ ਇਹ 
ਜਮਹੂਰੀਅਤ ਵੀ ਬਸਤੀਆਂ ਦੀ ਲੋਟ ਕਰਕੇ ਸੈਭਵ ਹੋਈ ਸੀ ਜਿਨ੍ਹਾਂ 
ਦੇ ਬਾਸ਼ਿਦਿਆਂ ਕੋਲ ਕੋਈ ਵੀ ਹੌਕ ਨਹੀਂ ਸੀ। 
ਇਸ ਤਰ੍ਹਾਂ, ਪ੍ਰੋਲੇਤਾਰੀ ਜਮਹੂਰੀਅਤ ਰਾਜਸੌਤ੍ਰਾ ਦਾ 
ਅਜਿਹਾ ਪਹਿਲਾ ਅਤੇ ਇੰਕੋ-ਇੰਕ ਰੂਪ ਹੈ ਜਿਸ ਵਿੱਚ ਤਾਨਾਸ਼ਾਹੀ, 
ਘੋਟਗਿਣਤੀ ਦੁਆਰਾ ਬਹੁਗਿਣਤੀ ਉੱਤੇ ਨਹੀਂ, ਸਗੋਂ ਬਹੁਗਿਣਤੀ 
ਦੁਆਰਾ ਘੋਟਗਿਣਤੀ ਉੱਤੇ ਲਾਗੂ ਕੀਤੀ ਜਾਂਦੀ ਹੈ। ਇਸ ਲਈ 
ਇਹ ਜਮਹੂਰੀਅਤ ਦਾ ਉੱਚਤਮ ਰੂਪ ਹੈ: 
ਮਜ਼ਦੂਰ ਅਤੇ ਕਿਸਾਨ ਅਬਾਦੀ ਦੀ ਵਿਸ਼ਾਲ 
ਬਹੁਗਿਣਤੀ ਹਨ ਅਤੇ ਕੀ “ਜਮਹੂਰੀਅਤ” ਦਾ ਅਰਥ 
ਬ੍ਹਗਿਣਤੀ ਦੀ ਇਛਾ ਨੂੰ ਅਮਲ ਵਿਚ ਲਿਆਉਣਾ ਨਹੀਂ 
ਹੈ? ਇਸ ਲਈ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ 
ਜਮਹੂਰੀਅਤਪਸੈਦ ਵੀ ਹੋਵੇ ਅਤੇ 'ਪ੍ਰੋਲੇਤਾਰੀ ਅਤੇ 
ਕਿਸਾਨੀ ਦੀ ਤਾਨਾਸ਼ਾਹੀ” ਦੇ /ਵਰੌਧ ਵਿੱਚ ਵੀ ਹੋਵੇ ? 
(ਲੈਨਿਨ ਸਮੁਚੀਆਂ ਲਿਖਤਾਂ, ਸੈਂਚੀ 24, ਸਫਾ 329) 
ਨਾ ਸਿਰਫ ਇੰਨਾ ਹੀ, ਪ੍ਰੋਲੇਤਾਰੀ ਦੀ ਤਾਨਾਸ਼ਾਹੀ ਇਕ 
ਨਵੀਂ /ਨਿਸ਼#ਦੀ ਜਮਹੂਰੀਅਤ ਹੈ ਜਿਸ ਵਿੱਚ ਨਿਜੀ ਜਾਇਦਾਦ 
ਦਾ ਖਾਤਮਾ ਕਰ ਦੇਣ ਕਰਕੇ, ਮਜ਼ਦੂਰ ਅਤੇ ਕਿਸਾਨ ਆਪਣੇ 
ਮਾਮਲਿਆਂ ਦੇ ਆਗੰਥਕ ਕੰਟਰੋਲ ਵਿੱਚ ਸਿੱਧੇ ਅਤੇ ਸਰਗਰਮੀ 
ਨਾਲ ਸ਼ਾਮਲ ਹੁੰਦੇ ਹਨ: 
ਸਰਮਾਏਦਾਰੀ ਨੂੰ ਬੈਂਕਾਂ ਉੱਤੇ ਕਬਜ਼ਾ ਕੀਤੇ ਬਗੈਰ, 
ਪੈਦਾਵਾਰ ਦੇ ਸਾਧਨਾਂ ਦੀ ਮਾਲਕੀ ਦੀ ਨਿੱਜੀ ਮਾਲਕੀ ਨੂੰ 
ਖਤਮ ਕੀਤੇ ਬਗੈਰ ਜਿੱਤਿਆ ਨਹੀਂ ਜਾ ਸਕਦਾ । ਪ੍ਰੰਤੂ 
ਬਰਜੂਆਜ਼ੀ ਤੋਂ ਖੋਹੇ ਗਏ ਪੈਦਾਵਾਰ ਦੇ ਸਾਧਨਾਂ ਦੇ ਜਮਹੂਰੀ 
ਪ੍ਰਸ਼ਾਸ਼ਨ ਲਈ ਸਮੋਚੀ ਲੋਕਾਈ ਨੂੰ ਜਥੇਬਦ ਕਰਨ ਤੋਂ 
ਬਿਨਾਂ, ਆਪਣੀਆਂ ਕਤਾਰਾਂ,ਆਪਣੀ ਤਾਕਤ ਨੂੰ ਜਮਹੂਰੀ 
ਢੈਗ ਨਾਲ ਜਥੇਬੈਦ ਕਰਨ, ਰਾਜ ਦੇ ਕੰਮਾਂ ਵਿਚ ਉਹਨਾਂ 
ਦੀ ਸ਼ਮੂਲੀਅਤ ਲਈ ਕਿਰਤੀ ਲੋਕਾਂ ਦੀ ਸਮੋਚੀ ਅਬਾਦੀ , 
ਪ੍ਰੋਲੇਤਾਰੀ, ਅਰਧ-ਪ੍ਰੋਲੇਤਾਰੀ ਅਤੇ ਛੋਟੀ ਕਿਸਾਨੀ ਨੂੰ 
ਇੰਕਜੌਟ ਕਰਨ ਤੋਂ ਬਿਨਾਂ ਇਹ ਇਨਕਲਾਬੀ ਕਦਮ ਲਾਗੂ 
ਨਹੀਂ ਕੀਤੇ ਜਾ ਸਕਦੇ। (ਲੈਨਿਨ ਸਮੋਚੀਆਂ ਲਿਖਤਾਂ, 
ਸੈਂਚੀ 23, ਸਫਾ 25) 
ਜਮਹੂਰੀਅਤ ਦਾ ਢਿੰਡੋਰਾ ਪਿੰਟਣਾ, ਇਸਦਾ 
ਐਲਾਨ ਕਰਨਾ ਅਤੇ ਫਰਮਾਨ ਜਾਰੀ ਕਰਨਾ, ਇਸਨੂੰ 
ਅਮਲ ਵਿੱਚ ਲਿਆਉਣ ਦਾ ਕੈਮ ਨੁਮਾਇੰਦਾ ਸੈਸਥਾਵਾਂ 
ਵਿੱਚ ਲੋਕਾਂ ਦੇ ਨੁਮਾਇੰਦਿਆਂ” ਦੇ ਜ਼ਿੰਮੇ ਲਗਾ ਦੇਣਾ ਹੀ 
ਕਾਫੀ ਨਹੀਂ ਹੈ । ਜਮਹੂਰੀਅਤ ਦੀ ਓਸ਼ਾਨੀਇਕਦਮ ਹੇਠਾਂ 
ਤੋਂ, ਲੋਕਾਈ ਦੀ ਖੁਦ ਦੀ ਪਹਿਲਕਦਮੀ ਦੇ ਅਧਾਰ ਉੱਤੇ, 
ਰਾਜ ਦੇ ਸਾਰੇ ਕੰਮਾਂ ਵਿਚ ਉਹਨਾਂ ਦੀ ਸਰਗਰਮ ਸ਼ਮੂਲੀਅਤ 
ਰਾਹੀਂ, ਬਿਨਾਂ ਕਿਸੇ ਉੱਪਰ ਦੀ “ਨਿਗਰਾਨੀ? ਦੇ, ਬਿਨਾਂ 
ਨੌਕਰਸ਼ਾਹੀ ਦੇ ਹੋਣੀ ਚਾਹੀਦੀ ਹੈ। (ਲੈਨਿਨ ਸਮੋਚੀਆਂ 
ਲਿਖਤਾਂ, ਸੈਂਚੀ 24, ਸਫਾ 169) 
ਪ੍ਰੋਲੇਤਾਰੀ ਦੀ ਤਾਨਾਸ਼ਾਹੀ ਅਧੀਨ ਪਾਰਲੀਮਾਨੀ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਮਈ 2014 ੨ 25 


5।। 58000 0800 5॥101। 0 ੬00੧ 


੧3101੧੧150016001ਗ1.60।। 


ਨੁਮਾਇੰਦਗੀ ਦੇ ਸਿਧਾਂਤ ਨੂੰ ਜਾਰੀ ਰੌਖਿਆ ਜਾਂਦਾ ਹੈ, ਪਰ ਇਕ 
ਅਜਿਹੇ ਨਵੇਂ ਰੂਪ ਵਿੱਚ ਜਿਸ ਵਿੱਚ ਵਿਧਾਨਕ ਅਤੇ ਕਾਰਜਕਾਰੀ 
ਤਾਕਤਾਂ ਨੂੰ ਇਕ ਥਾਂ ਜੋੜ ਦਿੱਤਾ ਜਾਂਦਾ ਹੈ ਅਤੇ ਨੁਮਾਇਦੇ ਆਪਣੇ 
ਚੋਣਕਾਰਾਂ ਦੁਆਰਾ ਵਾਪਸ ਬਲਾਏ ਜਾਏ ਜਾ ਸਕਦੇ ਹਨ। ਇਹ 
ਵਿਸ਼ੇਸ਼ਤਾਵਾਂ ਸਭ ਤੋਂ ਪਹਿਲਾਂ ਪੈਰਿਸ ਕਮਿਊਨ ਦੌਰਾਨ ਸਾਹਮਣੇ 
ਵਿੱਚ ਸ਼ਾਮਲ ਕੀਤਾ ਗਿਆ: 
ਬੁਰਜੂਆ ਜਮਹੂਰੀਅਤ ਅਤੇ ਪਾਰਲੀਮਾਨੀਵਾਦ 
ਦੇ ਮੁਕਾਬਲੇ ਸੋਵੀਅਤ ਸੈਵਿਧਾਨ ਕਿਰਤੀ ਲੋਕਾਂ ਨੂੰ 
ਆਪਣੇ ਨੁਮਾਇੰਦੇ ਝਣਨ ਅਤੇ ਵਾਪਸ ਝਲਾਓਣ ਲਈ 
ਅਜਿਹੇ ਢੰਗਾਂ ਨਾਲ ਕਿਤੇ ਜ਼ਿਆਦਾ ਮੌਕੇ ਦਿੰਦਾ ਹੈ 
ਜਿਹੜੇ ਮਜ਼ਦੂਰਾਂ ਅਤੇ ਕਿਸਾਨਾਂ ਲਈ ਸਭ ਤੋਂ ਸੰਖੇ ਅਤੇ 
ਸਭ ਤੋਂ ਨੇੜੇ ਹੈਦੇ ਹਨ । ਇਹ ਪਾਰਲੀਮਾਨੀਵਾਦ ਦੇ ਨਾਂ- 
ਪੌਖੀ ਪੌਖਾਂ, ਖਾਸ ਤੌਰ 'ਤੇ /ਵਧਾਨਕ ਤੇ ਕਾਰਜਕਾਗਾੀ 
ਤਾਕਤਾਂ ਨੂੰ ਨਿਖੇੜ ਦੇਣਾ, ਅਤੇ ਆਮ ਲੋਕਾਂ ਤੋਂ ਸੈਸਦ 
ਦੀ ਬੇਗਾਨਗੀ ਅਤੇ ਹੋਰ ਕਈ ਤਰ੍ਹਾਂ ਦੇ ਅਜਿਹੇ ਪੌਖਾਂ ਨੂੰ 
ਮਿਟਾ ਦਿੰਦਾ ਹੈ ਜਿਹੜੇ ਪੈਰਿਸ ਕਮਿਊਨ ਦੇ ਸਮੇਂ ਸਾਹਮਣੇ 
ਆਏ ਸਨ। (ਲੈਨਿਨ ਸਮੋਚੀਆਂ ਲਿਖਤਾਂ, ਸੈਂਚੀ 29, 
ਸਫਾ 126) 
ਅੰਤ ਵਿੱਚ, ਜਦੋਂ ਸਭ ਜਮਾਤਾਂ ਅਤੇ ਸਭ ਜਮਾਤੀ 
ਵਖਰੇਵੇਂ ਖਤਮ ਹੋ ਚੌਕੇ ਹੁੰਦੇ ਹਨ, ਰਾਜ ਜੋ ਕਿ ਜਮਾਤੀ ਹਕੂਮਤ 
ਦਾ ਇੱਕ ਸਾਧਨ ਹੈ, ਦੀ ਕੋਈ ਲੋੜ ਨਹੀਂ ਰਹਿ ਜਾਵੇਗੀ ਅਤੇ 
ਹੌਲੀ-ਹੌਲੀ 'ਮਰ” ਜਾਵੇਗਾ । ਤਦ ਜਮਹੂਰੀਅਤ ਅਤੇ ਤਾਨਾਸ਼ਾਹੀ 
ਵਿਚਾਲੇ ਵਿਰੋਧਤਾਈ ਨਾ ਸਿਰਫ ਤਾਨਾਸ਼ਾਹੀ ਦੇ, ਸਗੋਂ ਖੁਦ 
ਜਮਹੂਰੀਅਤ ਦੇ ਵੀ ਖਤਮ ਹੋ ਜਾਣ ਨਾਲ ਹੌਲ ਹੋ ਜਾਵੇਗੀ; ਕਿਉਂਕਿ 
ਜਮਾਤੀ ਨਾਬਰਾਬਰੀਆਂ ਤੋਂ ਪੂਰੀ ਤਰ੍ਹਾਂ ਮੁਕਤੀ ਹਾਸਲ ਹੋ ਜਾਣ ਤੋਂ 
ਬਾਅਦ ਜਮਹੂਰੀ ਹੌਕਾਂ ਦਾ ਦਾਹਵਾ ਪੇਸ਼ ਕਰਨਾ ਲੋੜੀਂਦਾ ਨਹੀਂ 
ਰਹਿ ਜਾਵੇਗਾ: 
ਸਿਰਫ ਕਮਿਊਨਿਸਟ ਸਮਾਜ ਵਿੱਚ ਹੀ, ਜਦੋਂ 
ਸਰਮਾਏਦਾਰਾਂ ਦੇ ਵਿਰੋਧ ਨੂੰ ਪੂਰੀ ਤਰ੍ਹਾਂ ਕੁਚਲਿਆ ਜਾ 
ਚੌਕਾ ਹੋਵੇਗਾ, ਜਦੋਂ ਸਰਮਾਏਦਾਰਾਂ ਦੀ ਹੋਂਦ ਖਤਮ ਹੋ ਚੌਕੀ 
ਹੋਵੇਗੀ, ਜਦੋਂ ਜਮਾਤਾਂ ਨਹੀਂ ਰਹਿਣਗੀਆਂ - ਭਾਵ ਕਿ 
ਜਦੋਂ ਪੈਦਾਵਾਰ ਦੇ ਸਮਾਜਿਕ ਸਾਧਨਾਂ ਨਾਲ ਆਪਣੇ ਸਬੇਧਾਂ 
ਵਿੱਚ ਸਮਾਜ ਦੇ ਮੈਂਬਰਾਂ ਵਿਚਾਲੇ ਕੋਈ ਵਖਰੇਵੇਂ ਨਹੀਂ 
ਰਹਿ ਜਾਣਗੇ, ਸਿਰਫ ਉਂਦੋਂ ਹੀ “ਰਾਜ ਦੀ ਹੋਂਦ ਖਤਮ 
ਹੋਵੇਗੀ” ਅਤੇ ਆਜ਼ਾਦੀ ਬਾਰੇ ਗੱਲ ਕਰਨਾ ਸੰਭਵ ਹੋਵੇਗਾ/” 
ਸਿਰਫ ਉਦੋਂ ਹੀ ਸੋਚੀ ਜਮਹੂਰੀਅਤ, ਇੰਕ ਅਜਿਹੀ 
ਜਮਹੂਰੀਅਤ ਜਿਸ ਦੀਆਂ ਕਿਸੇ ਵੀ ਤਰ੍ਹਾਂ ਦੀਆਂ 
ਸੀਮਤਾਈਆਂ ਨਹੀਂ ਹੋਣਗੀਆਂ, ਸੈਭਵ ਹੋਵੇਗੀ ਅਤੇ 
ਸਾਕਾਰ ਹੋਵੇਗੀ ਅਤੇ ਸਿਰਫ ਉਦੋਂ ਹੀ ਜਮਹੂਰੀਅਤ 
ਹੱਲਾੰ-ਹੱਲਂ ਮਰਨਾ ਸ਼ੁਰੂ ਕਰੇਗੀ ਕਿਉਂਕਿ ਸਰਮਾਏਦਾਰਾ 
ਗੁਲਾਮੀ ਤੋਂ ਮੁਕਤ ਹੋਕੇ, ਸਰਮਾਏਦਾਰਾ ਲੋਟ ਦੀ ਬਿਆਨੋਂ 


ਤੋਂ ਮੁਕਤ ਹੋ ਕੇ, ਲੋਕ ਸਮਾਜਿਕ ਵਰਤੋਂ-ਵਿਹਾਰ ਦੇ ਉਹਨਾਂ 
ਬੁਨਿਆਦੀ ਅਸੂਲਾਂ, ਜਿਹੜੇ ਸਦੀਆਂ ਤੋਂ ਪਤਾ ਹਨ ਅਤੇ 
ਦੁਹਰਾਏ ਜਾ ਚੁੱਕੇ ਹਨ, ਨੂੰ ਅਪਣਾਉਣ ਦੇ ਹੌਲੀ-ਹੌਲੀ 
ਆਦੀ ਹੋ ਜਾਣਗੇ।ਉਹ ਉਹਨਾਂ ਨੂੰ ਤਾਕਤ, ਅਧੀਨਗੀ 
ਦੇ /ਵਸ਼ੋਸ਼ ਸੰਦਾਜਿਸਨੂੰ ਰਾਜ ਕਿਹਾ ਜਾਂਦਾ ਹੈ, ਦੀ ਵਰਤੋਂ 
ਕੀਤੇ ਜਾਣ ਤੋਂ ਬਿਨਾਂ ਹੀ ਮੋਨਣ ਦੇ ਆਦੀ ਹੋ ਜਾਣਗੇ.... 

ਅਤੇ ਇਸ ਲਈ ਸਰਮਾਏਦਾਰਾ ਸਮਾਜ ਵਿੰਚ ਸਾਡੇ 
ਕੋਲ ਅਜਿਹੀ ਜਮਹੂਰੀਅਤ ਹੈ ਜਿਹੜੀ ਸੌੜੇ ਦਾਇਰੇ 
ਵਾਲੀ, ਗਲੀ-ਸੜੀ, ਝੂਠੀ, ਅਮੀਰਾਂ ਲਈ, ਘੋਟਗਿਣਤੀ 
ਲਈ ਜਮਹੂਰੀਅਤ ਹੈ । ਪ੍ਰੋਲੇਤਾਰੀ ਦੀ ਤਾਨਾਸ਼ਾਹੀ, 
ਕਮਿਊਨਿਜ਼ਮ ਵੱਲ ਸੈਕਰਮਣ ਦਾ ਅਰਸਾ, ਲੋਟੂਆਂ ਨੂੰ 
ਦਬਾਉਣ ਦੇ ਨਾਲ-ਨਾਲ ਪਹਿਲੀ ਵਾਰ ਲੋਕਾਂ ਲਈ, 
ਬਹੁਗਿਣਤੀ ਜਮਹੂਰੀਅਤ ਕਾਇਮ ਕਰੇਗਾ। ਸਿਰਫ 
ਕਮਿਊਨਿਜ਼ਮ ਹੀ ਸੋਚਮੁਚ ਦੀ ਪੂਰਨ ਜਮਹੂਰੀਅਤ 
ਕਾਇਮ ਕਰਨ ਦੇ ਸਮਰੋਥ ਹੈ, ਅਤੇ ਇਹ ਜਿੰਨਾ ਵਧੇਰੇ 
ਪੂਰਨ ਹੁੰਦੀ ਜਾਵੇਗੀ, ਓਨੀ ਹੀ ਬੇਲੋੜੀ ਹੈਦੀ ਜਾਵੇਗੀ 
ਅਤੇ ਖੁਦ ਹੀ ਮਰਦੀ ਜਾਵੇਗੀ । (ਲੈਨਿਨ ਸਮੁੌਚੀਆਂ 
ਲਿਖਤਾਂ, ਸੈਂਚੀ 25, ਸਫਾ 462-63) 


3. ਰਸਮੀ ਤੋਂ ਅਸਲ ਜਮਹੂਰੀਅਤ ਵੱਲ 
ਅਜ਼ਾਦੀ ਦੀ ਬੁਰਜੂਆ ਧਾਰਨਾ ਦੀਆਂ ਜੜ੍ਹਾਂ ਜਿਣਸ 
ਪੈਦਾਵਾਰ ਦੇ ਅਜ਼ਾਦ ਵਿਕਾਸ ਲਈ ਘੋਲ ਵਿੱਚ ਪਈਆਂ ਹਨ 
ਅਤੇ ਇਹ ਅਜੇ ਆਪਣੇ ਮੂਲ ਦੇ ਨਿਸ਼ਾਨ ਲਈ ਬੈਠੀ ਹੈ । ਜਦੋਂ 
ਬੁਰਜੂਆ ਪ੍ਰਾਪੇਰਡਾ ਕਰਨ ਵਾਲੇ “ਅਜ਼ਾਦ ਉੱਦਮ”, ਇੰਕ 
“ਅਜ਼ਾਦ ਸਮਾਜ', ਅਤੇ 'ਅਜ਼ਾਦ ਸੈਸਾਰ” ਦੀ ਗੋਲ ਕਰਦੇ ਹਨ 
ਤਾਂ ਅਜ਼ਾਦੀ ਦਾ ਲੁਕਵਾਂ ਅਰਥ ਨਿੱਜੀ ਜਾਇਦਾਦ ਅਤੇ ਨਿੱਜੀ 
ਮੁਨਾਫੇ ਨੂੰ ਕਾਇਮ ਰੌਖਣ ਦੀ ਅਜ਼ਾਦੀ ਹੁੰਦਾ ਹੈ। ਪਰ ਮਜ਼ਦੂਰਾਂ 
ਲਈ ਇਹ ਅਜ਼ਾਦੀ ਦਾ ਨਿਖੇਧ ਹੈ, ਅਤੇ ਇਸ ਲਈ ਇਸਨੂੰ 
ਖਤਮ ਕਰ ਦਿੱਤਾ ਜਾਵੇਗਾ: 
ਚੀਜ਼ਾਂ ਦੀ ਇਸ ਹਾਲਤ ਨੂੰ ਖਤਮ ਕਰਨ ਨੂੰ 
ਬੁਰਜੂਆ ਵਿਅਕਤਿਕਤਾ ਅਤੇ ਅਜ਼ਾਦੀ ਖਤਮ ਕਰਨਾ 
ਕਹਿੰਦਾ ਹੈ! ਅਤੇ ਸਹੀ ਹੀ ਕਹਿੰਦਾ ਹੈ। ਬੁਰਜੂਆ 
ਵਿਅਕਤਿਕਤਾ, ਬੁਰਜੂਆ ਅਜ਼ਾਦੀ ਅਤੇ ਬੁਰਜੂਆ ਖੋਲ੍ਹ 
ਹੀ ਬਿਨਾਂ ਸ਼ੋਕ ਨਿਸ਼ਾਨੇ ਉੱਤੇ ਹਨ। 
ਪੈਦਾਵਾਰ ਦੀਆਂ ਮੌਜੂਦਾ ਬੁਰਜੂਆ ਹਾਲਤਾਂ 
ਅਧੀਨ ਅਜ਼ਾਦੀ ਦਾ ਮਤਲਬ ਅਜ਼ਾਦ ਵਪਾਰ, ਅਜ਼ਾਦ 
ਖਰੀਦ-ਵੇਚ ਹੈ। ਪਰ ਜੇ ਖਰੀਦਣਾ ਅਤੇ ਵੇਚਣਾ ਹੀ 
ਖਤਮ ਹੋ ਜਾਂਦਾ ਹੈ, ਤਾਂ ਅਜ਼ਾਦ ਖਰੀਦ-ਵੇਚ ਵੀ ਖੁਦ 
ਹੀ ਖਤਮ ਹੋ ਜਾਂਦੀ ਹੈ। ਅਜ਼ਾਦ ਖਰੀਦ-ਵੇਚ ਬਾਰੇ ਇਹ 
ਰੌਲਾ-ਰੋਪਾ ਅਤੇ ਆਮ ਰੂਪ ਵਿੱਚ ਅਜ਼ਾਦੀ ਬਾਰੇ 
ਬੁਰਜੂਆਜ਼ੀ ਦੇ ਹੋਰ ਸਾਰੇ “ਬਹਾਦਰ ਸ਼ਬਦ” ਦਾ ਜੇ ਕੋਈ 


ਬਾਹਰੀ ਦਹਿਸ਼ਤ , ਦਰਿੰਦਗੀ, ਬੇਤੁਕੇਪਣ ਅਤੇ ਅਪਰਾਧਾਂ ਮਤਲਬ ਹੈ ਤਾਂ ਇਹ ਮੌਧਕਾਲ ਦੀਆਂ ਰੋਕਾਂ ਦੀ ਸ਼ਿਕਾਰ 
ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ % ਮਈ 2014 % 26 


5।। 58000 0800 5॥101। 0 ੬00੧ 


੧3101੧150016001ਗ1.60।। 


ਖਰੀਦ-ਵੇਚ ਅਤੇ ਵਪਾਰੀਆਂ ਉੱਤੇ ਲੋਗੀਆਂ ਬੈਦਸ਼ਾਂ 
ਦੀ ਤੁਲਨਾ ਵਿਚ ਹੀ ਹੈ, ਪ੍ਰੰਤੂ ਜਦੋਂ ਇਸਨੂੰ ਕਮਿਊਨਿਜਮ 
ਵੱਲੋਂ ਖਰੀਦ-ਵੇਚ, ਪੈਦਾਵਾਰ ਦੀਆਂ ਬੁਰਜੂਆ ਹਾਲਤਾਂ 
ਅਤੇ ਜਾਂ ਖ਼ੁਦ ਬਰਜੂਆਜ਼ੀ ਦੇ ਖਤਮ ਕਰਨ ਦੇ ਬਰਕਸ 
ਰੌਖਿਆ ਜਾਂਦਾ ਹੈ ਤਾਂ ਇਸਦਾ ਕੋਈ ਅਰਥ ਨਹੀਂ ਰਹਿ 
ਜਾਂਦਾ।(ਮਾਰਕਸ-ਏਂਗਲਜ ਚੋਣਵੀਆਂ ਲਿਖਤਾ, ਸੈਂਚੀ 
1, ਸਫਾ 122) 
ਪਹਿਲੇ ਪਾਠਾਂ ਵਿੱਚ ਇਹ ਦਰਸਾਇਆ ਜਾ ਚੌਕਾ ਹੈ 
ਕਿ ਜਿਣਸ ਪੈਦਾਵਾਰ ਦੇ ਵਿਕਾਸ ਨਾਲ, ਪੈਦਾਵਾਰ ਅਤੇ ਖਪਤ 
ਵਿਚਕਾਰ ਜੋ ਏਕਤਾ ਸੀ,ਉਹ ਤਬਾਹ ਹੋ ਗਈ, ਸਿੰਟੇ ਵਜੋਂ ਪੈਦਾਵਾਰ 
ਦੀ ਪ੍ਰਕਿਰਿਆ ਮਨੁੱਖ ਦੇ ਕਾਬੂ ਵਿੱਚੋਂ ਬਾਹਰ ਨਿੱਕਲ ਗਈ। 
ਕਮਿਊਨਿਸਟ ਸਮਾਜ ਵਿੱਚ ਜਿਣਸ ਪੈਦਾਵਾਰ ਨੂੰ ਹੌਲੀ-ਹੌਲੀ 
ਖਤਮ ਕਰਕੇ ਇਸੇ ਗਵਾਚ ਗਈ ਏਕਤਾ ਨੂੰ ਮੁੜ-ਕਾਇਮ ਕੀਤਾ 
ਜਾਵੇਗਾ। ਸਮਾਜਵਾਦ ਦੇ ਵਿਚਕਾਰਲੇ ਅਰਸੇ ਵਿੰਚ, ਜਿਹੜਾ 
ਸਰਮਾਏਦਾਰੀ ਤੋਂ ਕਮਿਊਨਿਜਮ ਵੱਲ ਸੈਕ੍ਰਮਣ ਦਾ ਦੌਰ ਹੈ, ਕਿਰਤ 
ਦੀਆਂ ਉਪਜਾਂ ਦਾ ਵਟਾਂਦਰਾ ਜਾਰੀ ਰਹਿੰਦਾ ਹੈ, ਪ੍ਰੰਤੂ ਇਹ ਕੁਝ 
ਸੀਮਾਵਾਂ ਅਧੀਨ ਹੈਦਾ ਹੈ ਜਿਹੜੀਆਂ ਵਾਫਰ ਕਦਰ ਹਥਿਆਉਣ 
ਤੋਂ ਵਧੇਰੇ ਬਰਾਬਰ ਕਦਰਾਂ ਦਾ ਵਟਾਂਦਰਾ ਬਣਦਾ ਜਾਂਦਾ ਹੈ । ਹੋਰ 
ਅਗੇ, ਇਹਨਾਂ ਆਰਥਿਕ ਬਦਲਾਵਾਂ ਦੇ ਸਿਟੇ ਵਜੋਂ, ਵਿਅਕਤੀਆਂ 
ਵਿਚਾਲੇ ਸਮਾਜਿਕ ਸਬੈਧ ਵੀ ਇੰਕ ਸੋਚੀ ਬਰਾਬਰੀ ਦੇ ਅਧਾਰ 
ਉੱਤੇ ਹੌਲੀ-ਹੌਲੀ ਮੁੜ-ਜਥੇਬੈਦ ਹੁੰਦੇ ਹਨ। ਇਸ ਨੂੰ ਮਾਰਕਸ ਨੇ 
ਉਸ ਪ੍ਰਕਿਰਿਆ ਦੇ ਆਪਣੇ ਵਿਸ਼ਲੇਸ਼ਣ ਵਿੱਚ ਦਿਖਾਇਆ ਹੈ 
ਜਿਸ ਰਾਹੀਂ ਸਮਾਜਵਾਦੀ ਇਨਕਲਾਬ ਤੋ ਬਾਅਦ ਕਮਿਊਨਿਜਮ 
ਵੱਲ ਵਧਣ ਦੌਰਾਨ ਉਜਰਤੀ-ਕਿਰਤ ਦੀ ਰੂਪ-ਬਦਲੀ ਅਤੇ ਅਖੀਰ 
ਵਿੱਚ ਖਤਮ ਕਰ ਦਿੱਤੀ ਜਾਂਦੀ ਹੈ। 
ਮਾਰਕਸ ਉਹਨਾਂ ਉਦੇਸ਼ਾਂ ਦਾ ਵਰਣਨ ਕਰਕੇ ਸ਼ਰੂਆਤ 
ਕਰਦੇ ਹਨ ਜਿਹਨਾਂ ਲਈ ਸਹਿਕਾਰੀ ਕਿਰਤ ਦੀ ਕੌਲ ਪੈਦਾਵਾਰ 


ਇਸ ਤੋਂ' ਪਹਿਲਾਂ ਕਿ ਇਸਨੂੰ ਵਿਅਕਤੀਆਂ ਵਿੱਚ 
ਵੰਡਿਆ ਜਾਵੇ, ਇਸ ਵਿੱਚੋਂ ਫਿਰ ਕਟੌਤੀ ਹੋਣੀ ਜ਼ਰੂਰੀ ਹੈ: 

ਪਹਿਲੀ, ਪ੍ਰਸ਼ਾਸ਼ਨ ਦੇ ਆਮ ਖਰਚੇ ਜਿਹਨਾਂ ਦਾ 
ਪੈਦਾਵਾਰ ਨਾਲ ਕੋਈ ਸਬੈਧ ਨਹੀਂ ਹੈਦਾ। ਇਹ ਹਿੱਸਾ 
ਅਜੋਕੇ ਸਮਾਜ ਦੀ ਤੁਲਨਾ ਵਿੱਚ ਸ਼ੁਰੂ ਤੋਂ ਹੀ ਚੋਖਾ ਸੀਮਤ 
ਹੋਵੇਗਾ। 

ਦੂਜੀ, ਉਹ ਜਿਸ ਦਾ ਉਦੇਸ਼ ਸਕੂਲਾਂ, ਸਿਹਤ 
ਸੇਵਾਵਾਂ ਆਦਿ ਵਰਗੀਆਂ ਲੋੜਾਂ ਦੀ ਸਾਂਝੀ ਇਛਾ-ਪੁਰਤੀ 
ਹੈ। ਸ਼ੁਰੂ ਤੋਂ ਹੀ ਇਹ ਭਾਗ ਅਜੋਕੇ ਸਮਾਜ ਦੀ ਤੁਲਨਾ 
ਵਿੱਚ ਚੋਖਾ ਵੋਧ ਹੁੰਦਾ ਹੈ ਅਤੇ ਜਿਵੇਂ ਜਿਵੇਂ ਨਵਾਂ ਸਮਾਜ 
ਵਿਕਸਤ ਹੁੰਦਾ ਹੈ, ਉਵੇਂ ਉਵੇਂ ਇਹ ਵਧਦਾ ਜਾਂਦਾ ਹੈ। 

ਤੀਜਾ ਹਿਸਾ, ਉਹਨਾਂ ਲਈ ਨਿਧੀਆਂ ਜਿਹੜੇ ਕੌਮ 
ਕਰਨ ਦੇ ਯੋਗ ਨਹੀਂ, ਆਦਿ। ਸੈਖੇਪ ਵਿਚ, ਉਸ ਲਈ 
ਜਿਸਨੂੰ ਔਜ ਅਖੌਤੀ ਸਰਕਾਰੀ ਗਰੀਬ ਸਹਾਇਤਾ ਕੋਸ਼ 
ਵਿੱਚ ਸ਼ਾਮਲ ਕੀਤਾ ਜਾਂਦਾ ਹੈ। 

ਕੇਵਲ ਹੁਣ ਅਸੀਂ... ਖਪਤ ਦੇ ਸਾਧਨਾਂ ਦੇ ਉਸ 
ਹਿੱਸੇ ਵੇਲ ਆਉਂਦੇ ਹਾਂ ਜਿਹੜਾ ਸਹਿਕਾਰੀ ਸਮਾਜ ਦੇ 
ਇਕੌਲੇ-ਇਕੌਲੇ ਪੈਦਾਕਾਰਾਂ ਵਿੰਚ ਵੰਡਿਆ ਜਾਂਦਾ ਹੈ। 
(ਮਾਰਕਸ-ਏਂਗਲਜ, ਚੋਣਵੀਆਂ ਲਿਖਤਾ, ਸੈਂਚੀ 3,ਸਫਾ 
16) 

“ਹਰੇਕ ਤੋਂ ਉਸਦੀ ਯੋਗਤਾ ਅਨੁਸਾਰ, ਅਤੇ ਹਰੇਕ ਨੂੰ 
ਉਸਦੇ ਕੈਮ ਅਨੁਸਾਰ” ਇਹ ਸਮਾਜਵਾਦੀ ਸਿਧਾਂਤ ਹੈ। ਸਮਾਜਿਕ 
ਪੈਦਾਵਾਰ ਦਾ ਉਹ ਹਿੰਸਾ ਜਿਹੜਾ ਆਮ ਵੰਡ ਲਈ ਉਪਲੋਬਧ 
ਹੁੰਦਾ ਹੈ, ਵਿਅਕਤੀਗਤ ਪੈਦਾਕਾਰਾਂ ਵਿੱਚ ਉਹਨਾਂ ਵੌਲੋਂ ਕੀਤੀ 
ਗਈ ਕਿਰਤ ਦੇ ਅਨੁਪਾਤ ਵਿੱਚ ਹਿੱਸਿਆਂ ਵਿੱਚ ਵੈਡੀ ਜਾਂਦੀ ਹੈ: 

ਇੱਥੇ ਪ੍ਰਤੌਖ ਰੂਪ ਵਿੱਚ ਉਸੇ ਸਿਧਾਂਤ ਦਾ ਬੋਲਬਾਲਾ 
ਹੈ ਜਿਹੜਾ ਜਿਣਸਾਂ ਦੇ ਵਟਾਂਦਰੇ ਨੂੰ ਨਿਯਮਬੋਧ ਕਰਦਾ 
ਹੈ, ਜਿਸ ਹੋਂਦ ਤੌਕ ਕਿ ਇਹ ਬਰਾਬਰ ਕਦਰਾਂ ਦਾ ਵਟਾਂਦਰਾ 
ਹੈ।ਤੌਤ ਅਤੇ ਰੂਪ ਬਦਲ ਗਏ ਹਨ, ਕਿਉਂਕਿ ਬਦਲੀਆਂ 


ਵੋਡਣ ਤੋਂ' ਪਹਿਲਾਂ ਕਾਟ ਕੋਟ ਲੈਣੀ ਪਵੇਗੀ: ਹਾਲਤਾਂ ਅਧੀਨ ਕੋਈ ਵੀ ਆਪਣੀ ਕਿਰਤ ਤੋਂ ਛੁਂਟ ਕੁਝ 
ਆਓ ਸਭ ਤੋਂ ਪਹਿਲਾਂ “ਕਿਰਤ ਦਾ ਫਲ? ਸ਼ਬਦਾਂ ਨਹੀਂ ਦੇ ਸਕਦਾ ਅਤੇ ਕਿਉਂਕਿ, ਦੂਜੇ ਹੌਥ, ਖਪਤ ਦੇ 
ਨੂੰ ਕਿਰਤ ਦੀ ਉਪਜ ਦੇ ਅਰਥ ਵਿੱਚ ਲੈਂਦੇ ਹਾਂ; ਫਿਰ ਵਿਅਕਤੀਗਤ ਸਾਧਨਾਂ ਤੋਂ ਸਿਵਾਏ ਵਿਅਕਤੀਆਂ ਦੀ 
ਕਿਰਤ ਦਾ ਸਹਿਕਾਰੀ ਫਲ ਕੱਲ ਸ਼ਨਕਾ ਓਪਲਾਹੈ। ਮਲਕੀਅਤ ਵਿੱਚ ਕੁਝ ਨਹੀਂ ਜਾ ਸਕਦਾ ।ਪਰ ਜਿੱਥੋਂ ਤੌਕ 
ਹੁਣ ਇਸ ਵਿੱਚੋਂ ਕਾਟ ਕੌਂਟੀ ਜਾਣੀ ਜ਼ਰੂਰੀ ਹੈ: ਵਿਅਕਤੀਗਤ ਪੈਦਾਕਾਰਾਂ ਵਿੱਚ ਖਪਤ ਦੇ ਸਾਧਨਾਂ ਦੀ 
ਪਹਿਲੀ, ਵਰਤੋਂ ਵਿੱਚ ਆ ਗਏ ਸਾਧਨਾਂ ਦੀ ਥਾਂ-ਪੂਰਤੀ ਵੰਡ ਦਾ ਸਵਾਲ ਹੈ, ਉਹੀ ਸਿਧਾਂਤ ਲਾਗੂ ਹੈ ਜਿਹੜਾ 
ਲਈ ਕੌਢਿਆ ਗਿਆ ਰਹਿੱਸਾ। ਜਿਣਸ ਸਮਤੋਲਾਂ ਦੇ ਵਟਾਂਦਰੇ ਵਿੱਚ ਹੁੰਦਾ ਹੈ: ਇੰਕ ਰੂਪ 
ਦੂਜਾ, ਪੈਦਾਵਾਰ ਦੇ ਪਸਾਰ ਲਈ ਵਾਧੂ ਹਿੰਸਾ। ਵਿੱਚ ਕਿਰਤ ਦੀ ਇੰਕ ਨਿਸ਼ਚਿਤ ਮਿਕਦਾਰ ਦਾ ਦੂਜੇ ਰੂਪ 
ਤੀਜੀ, ਦੁਰਘਟਨਾਵਾਂ , ਕੁਦਰਤੀ ਆਫਤਾਂ ਕਾਰਨ ਵਿੱਚ ਕਿਰਤ ਦੀ ਸਮਾਨ ਮਿਕਦਾਰ ਨਾਲ ਵਟਾਂਦਰਾ ਹੈਦਾ 
ਹੋਣ ਵਾਲੇ ਉਜਾੜੇ ਦੀ ਹਾਲਤ ਵਿੰਚ ਖਰਚ ਕਰਨ ਲਈ ਹੈ।(ਮਾਰਕਸ-ਏਂਗਲਜ, ਚੋਣਵੀਆਂ ਲਿਖਤਾ, ਸੈਂਚੀ 3, 
ਰਾਖਵੀਂ ਨਿਧੀ ਜਾਂ ਬੀਮਾ ਫੈਡ ਆਦਿ.... ਸਫਾ 18) 
ਕੌਲ ਉਪਜ ਦਾ ਦੂਸਰਾ ਹਿਸਾ ਬਾਕੀ ਹੈ, ਜਿਹੜਾ ਇਸ ਤੋਂ ਇਹ ਅਰਥ ਨਿੱਕਲਦਾ ਹੈ ਕਿ ਇਸ ਪੜਾਅ 
ਖਪਤ ਦੇ ਸਾਧਨਾਂ ਦਾ ਕੌਮ ਦੇਣ ਲਈ ਚਿਤਵਿਆ ਗਿਆ _ ਉੱਤੇ ਜੋ ਸਮਾਜਿਕ ਬਰਾਬਰੀ ਹਾਸਿਲ ਕੀਤੀ ਗਈ ਹੈ, ਉਹ ਭਾਵੇਂ 
ਸੀ। ਬੁਰਜੂਆ ਸਮਾਜ ਦੀ ਤੁਲਨਾ ਵਿੱਚ ਇੰਕ ਬਹੁਤ ਵੌਡੀ ਪੁਲਾਂਘ ਹੈ, 
ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਮਈ 2014 ੨ 27 


5।। 58000 9800 5॥10। 0 ੬00੧ 


੧3101੧੧150016001ਗ1.60।। 


ਪ੍ਰੰਤੂ ਅਜੇ ਵੀ ਇਹ ਸਰਮਾਏਦਾਰਾ ਸਮਾਜ ਤੋਂ ਵਿਰਸੇ ਵਿੱਚ 
ਮਿਲੀਆਂ ਰੋਕਾਂ ਦਾ ਸ਼ਿਕਾਰ ਹੁੰਦੀ ਹੈ: 
ਇਸ ਤਰੋਕੀ ਦੇ ਬਾਵਜੂਦ, ਇਹ ਝਰਾੜਰ ਹੱਕਾਅਜੇ 
ਬੁਰਜੂਆ ਸੀਮਤਾਈ ਦੁਆਰਾ ਲਗਾਤਾਰ ਦਾਗੀ ਹੁੰਦਾ ਹੈ। 
ਪੈਦਾਕਾਰਾਂ ਦਾ ਹੌਕ ਉਸ ਕਿਰਤ ਦੇ ਅਨਪਾਤਵਿੱਚ ਹੈਦਾ 
ਹੈ ਜਿਹੜੀ ਉਹ ਪ੍ਰਦਾਨ ਕਰਦੇ ਹਨ; ਬਰਾਬਰੀ ਇਸ ਤੌਥ 
ਵਿੱਚ ਹੈ ਕਿ ਮਾਪ ਇੰਕ ਸਮਾਨ ਪੈਮਾਨੇ ਨਾਲ, ਕਿਰਤ 
ਨਾਲ ਕੀਤਾ ਜਾਂਦਾ ਹੈ। 
ਪਰ ਇੰਕ ਮਨੁੱਖ ਦੂਜੇ ਮਨੁਂਖ ਨਾਲੋਂ ਮਾਨਸਿਕ ਜਾਂ 
ਸਰੀਰਿਕ ਪੌਖੇਂ ਬਿਹਤਰ ਹੁੰਦਾ ਹੈ ਅਤੇ ਇਸ ਲਈ ਓਨੇ ਹੀ 
ਸਮੇਂ ਵਿਚ ਵਧੇਰੇ ਕਿਰਤ ਪ੍ਰਦਾਨ ਕਰ ਸਕਦਾ ਹੈ, ਜਾਂ ਲੰਮੇਰੇ 
ਸਮੇਂ ਲਈ ਕਿਰਤ ਕਰ ਸਕਦਾ ਹੈ ਇਕ ਮਾਪ ਦਾ ਕੈਮ ਦੇਣ 
ਲਈ ਕਿਰਤ ਦੀ ਪਰਿਭਾਸ਼ਾ ਇਸ ਦੀ ਅਵਧੀ ਜਾਂ 
ਤੀਖਣਤਾ ਦੁਆਰਾ ਕੀਤੀ ਜਾਣੀ ਜ਼ਰੂਰੀ ਹੈ, ਨਹੀਂ ਤਾਂ 
ਇਹ ਮਾਪ ਦਾ ਇੰਕ ਪੈਮਾਨਾ ਨਹੀਂ ਰਹਿੰਦੀ । ਇਹ ਬਰਾਬਰ 
ਹੌਕ ਅਸਮਾਨ ਕਿਰਤ ਲਈ ਇੰਕ ਗੈਰ-ਬਰਾਬਰੀ ਦਾ ਹੌਕ 
ਹੈ। ਇਹ ਕਿਸੇ ਜਮਾਤੀ ਫਰਕਾਂ ਨੂੰ ਨਹੀਂ ਮਨਦਾ, ਕਿਉਂਕਿ 
ਹਰ ਕੋਈ ਦੂਜੇ ਹਰ ਕਿਸੇ ਵਾਂਗ ਹੀ ਕੇਵਲ ਇੰਕ ਕਿਰਤੀ 
ਹੈ; ਪਰ ਚੌਂਪਚਾਪ ਹੀ ਗੈਰ-ਬਰਾਬਰ ਵਿਅਕਤੀਗਤ 
ਕੁਦਰਤੀ-ਯੋਗਤਾ ਅਤੇ ਇਸ ਤਰ੍ਹਾਂ ਪੈਦਾਵਾਰ ਕਰਨ ਦੀ 
ਹੈ।ਇਸ ਲਈ, /ਇਹ ਆਪਣੇ ਤੱਤ /ਵੇਂਚ, ਹਰ ਹੱਕਾ ਵਾਂਗ 
ਗੰਰਬਰਾਥਗੰ ਦਾ ਹੱਕ ਹੈ/ ਆਪਣੇ ਮੂਲ ਖਾਸੇ ਦੁਆਰਾ 
ਹੌਕ ਕੇਵਲ ਇੰਕਸਮਾਨ ਪੈਮਾਨੇ ਦਾ ਲਾਗੂ ਹੋਣਾ ਹੈ; ਪਰ 
ਗੈਰ-ਬਰਾਬਰ ਵਿਅਕਤੀ (ਅਤੇ ਉਹ ਵੌਖਰੇ-ਵੱਖਰੇ 
ਵਿਅਕਤੀ ਨਹੀਂ ਹੋਣਗੇ ਜੇ ਉਹ ਗੈਰ-ਬਰਾਬਰ ਨਹੀਂ 
ਹੋਣਗੇ) ਕੇਵਲ ਇੰਕਸਮਾਨ ਪੈਮਾਨੇ ਦੁਆਰਾ ਹੀ 
ਮਾਪਣਯੋਗ ਹਨ ਜਿਸ ਹੋਦ ਉਹ ਇੰਕਸਮਾਨ ਨਜ਼ਰੀਏ ਦੇ 
ਅਧੀਨ ਲਿਆਏ ਜਾਂਦੇ ਹਨ, ਕੇਵਲ ਇੰਕ /ਨੇਗ਼ੰਚਤਪੋਖ 
ਤੋਂ, ਮਿਸਾਲ ਲਈ, ਵਰਤਮਾਨ ਹਾਲਤ ਵਿੱਚ , ਲਏ ਜਾਂਦੇ 
ਹਨ, ਕੇਵਲ /ਕੇਰਤਾੀਆਂ ਵਜੋਂ ਹੀ ਲਏ ਜਾਂਦੇ ਹਨ ਅਤੇ 
ਉਹਨਾਂ ਵਿੱਚ ਹੋਰ ਕੁਝ ਨਹੀਂ ਵੇਖਿਆ ਜਾਂਦਾ, ਹੋਰ ਹਰ 
ਚੀਜ ਨੂੰ ਔਖੋਂ ਉਹਲੇ ਕਰ ਦਿੱਤਾ ਜਾਂਦਾ ਹੈ। ਇਸ ਤੋਂ 
ਅਗਲੀ ਗੌਲ, ਇਕ ਮਜ਼ਦੂਰ ਵਿਆਹਿਆ ਹੋਇਆ ਹੈ, 
ਦੂਜਾ ਨਹੀਂ ਵਿਆਹਿਆ ਹੋਇਆ; ਇੰਕ ਦੇ ਦੂਜੇ ਨਾਲੋਂ 
ਬਹੁਤੇ ਬੋਚੇ ਹਨ ਅਤੇ ਇਸ ਤਰ੍ਹਾਂ ਹੋਰ ਗਲਾਂ । ਇਸ ਪ੍ਰਕਾਰ, 
ਬਰਾਬਰ ਮਾਤਰਾ ਵਿੱਚ ਕਿਰਤ ਕਰਕੇ ਅਤੇ ਇਸ ਲਈ 
ਸਮਜਿਕ ਖਪਤ ਨਿਧਿ ਵਿੱਚ ਸਮਾਨ ਹਿੱਸਾ ਪਾਕੇ, ਇਕ 
ਜਣਾ ਦੂਜੇ ਨਾਲੋਂ ਅਸਲ ਵਿੱਚ ਜ਼ਿਆਦਾ ਪ੍ਰਾਪਤ ਕਰੇਗਾ, 
ਇੰਕ ਜਣਾ ਦੂਜੇ ਨਾਲੋਂ ਵਧੇਰੇ ਅਮੀਰ ਹੋਵੇਗਾ ਆਦਿ। 


ਵਿੱਚ, ਜਿਸ ਤਰ੍ਹਾਂ ਦਾ ਇਹ ਉਸ ਸਮੇਂ ਹੁੰਦਾ ਹੈ ਜਿਸ ਸਮੇਂ 
ਇਸਨੇ ਸਰਮਾਏਦਾਰਾ ਸਮਾਜ ਵਿੱਚੋਂ ਲੰਮੀਆਂ ਜੈਮਣ- 
ਪੀੜਾਂ ਮਗਰੋ' ਜਨਮ ਲਿਆ ਹੀ ਹੁੰਦਾ, ਇਹਨਾਂ 
ਊਣਤਾਈਆਂ ਦਾ ਹੋਣਾ ਲਾਜ਼ਮੀ ਹੈ। ਹੌਕ ਸਮਾਜ ਦੀ 
ਸਭਿਆਚਾਰਕ ਵਿਕਾਸ ਨਾਲੋਂ ਉਚੇਰਾ ਨਹੀਂ ਹੋ ਸਕਦਾ। 
(ਮਾਰਕਸ-ਏਂਗਲਜ, ਚੋਣਵੀਆਂ ਲਿਖਤਾ, ਸੈਂਚੀ 3, 
ਸਫਾ 18) 

ਜਮਾਤੀ ਸਮਾਜ ਦੇ ਵਿਰਸੇ ਵਜੋਂ ਬਚੀਆਂ ਸਮਾਜਿਕ 
ਗੈਰਬਰਾਬਰੀਆਂ ਵਿੱਚੋਂ ਹੀ ਔਰਤਾਂ ਦੀ ਦੋਇਮ ਦਰਜੇ ਦੀ ਹੈਸੀਅਤ 
ਹੈ। ਮੋਢਲੇ ਸਮਾਜ ਵਿੱਚ, ਇੱਕ ਲਿੰਗ ਵੇਲੋਂ ਦੂਜੇ ਲਿੰਗ ਦੀ ਕਿਸੇ 
ਕਿਸਮ ਦੀ ਲੌਂਟ ਨਹੀਂ ਸੀ; ਪਰ ਨਿੱਜੀ ਜਾਇਦਾਦ ਦੇ ਵਿਕਸਤ 
ਹੋਣ ਨਾਲ ਜਿਹੜੀ ਮਰਦਾਂ ਦੇ ਹੌਥਾਂ ਵਿੱਚ ਇਕੌਂਠੀ ਹੈਦੀ ਗਈ, 
ਔਰਤਾਂ ਦੀ ਪੋਜ਼ੀਸ਼ਨ ਨੀਵੀਂ ਹੈਦੀ ਗਈ (ਮਾਰਕਸ-ਏਂਗਲਜ, 
ਚੋਣਵੀਆਂ ਲਿਖਤਾ, ਸੈਂਚੀ 3, ਸਫਾ 233)। ਜਮਾਤੀ ਸਮਾਜ ਦੇ 
ਸਾਰੇ ਯੌਗਾਂ ਵਿੱਚ, ਕਿਰਤੀ ਔਰਤ ਦੀ ਦੂਹਰੀ ਲੁੱਟ ਹੁੰਦੀ ਆਈ ਹੈ, 
ਇੰਕ ਮਜ਼ਦੂਰ ਦੇ ਰੂਪ ਵਿਚ ਵੀ ਅਤੇ ਇੰਕ ਔਰਤ ਦੇ ਰੂਪ ਵਿੱਚ ਵੀ 
(ਲੈਨਿਨ ਸਮੁਂਚੀਆਂ ਲਿਖਤਾਂ , ਸੈਂਚੀ 32, ਸਫਾ 161)। ਪ੍ਰੋਲੇਤਾਰੀ 
ਇਨਕਲਾਬ ਤੋਂ ਬਾਅਦ ਵੀ, ਜਿਹੜਾ ਮਰਦ ਅਤੇ ਔਰਤ ਵਿਚਾਲੇ 
ਆਰਥਿਕ ਤੇ ਕਾਨੂੰਨੀ ਗੈਰ-ਬਰਾਬਰੀਆਂ ਨੂੰ ਖਤਮ ਕਰ ਦਿੰਦਾ ਹੈ, 
ਦੋਵਾਂ ਲਿੰਗਾਂ ਦੀ, ਖਾਸ ਤੌਰ 'ਤੇ ਮਰਦਾਂ ਦੀ ਵਿਚਾਰਧਾਰਕ ਮੜ- 
ਢਲਾਈ ਦੀ ਲੋੜ ਰਹਿੰਦੀ ਹੈ (ਲੈਨਿਨ ਸਮੋਚੀਆਂ ਲਿਖਤਾਂ , ਸੈਂਚੀ 
32, ਸਫਾ 162)। ਸਿਰਫ ਉਂਦੋਂ ਜਾ ਕੇ ਹੀ ਮੁਕੰਮਲ ਬਰਾਬਰੀ 
ਮੁੜ-ਬਹਾਲ ਹੋਵੇਗੀ ਜਦੋਂ ਸਿਆਸੀ ਸਰਗਰਮੀ ਦੇ ਸਾਰੇ ਪੌਧਰਾਂ 

ਉੱਤੇ ਔਰਤਾਂ ਦੀ ਸ਼ਮੂਲੀਅਤ ਮਰਦਾਂ ਦੇ ਬਰਾਬਰ ਹੋਵੇਗੀ । 
ਨਿਚੋੜ ਦੇ ਰੂਪ ਵਿੱਚ, ਮਾਰਕਸ ਨੇ ਉਹਨਾਂ ਹਾਲਤਾਂ ਨੂੰ 
ਹੋਈਆਂ ਗੈਰ-ਬਰਾਬਰੀਆਂ ਨੂੰ “ਕਮਿਊਨਿਜਮ ਦੇ ਉਚੇਰੇ ਦੌਰ” 
ਕਹਿੰਦੇ ਹਾਂ, ਵਿੱਚ ਪੂਰੀ ਤਰ੍ਹਾਂ ਖਤਮ ਕੀਤਾ ਜਾ 
ਸਕੇਗਾ: 


ਕਮਿਊਨਿਸਟ ਸਮਾਜ ਦੇ ਉਚੇਰੇ ਦੌਰ ਵਿੱਚ, ਜਦੋਂ 
ਕਿਰਤ ਦੀ ਵੰਡ ਅਗੇ ਵਿਆਕਤੀ ਦੀ ਗੁਲਾਮਾਂ ਵਾਲੀ 
ਅਧੀਨਗੀ ਅਤੇ ਇਸਦੇ ਨਾਲ ਹੀ ਮਾਨਸਿਕ ਅਤੇ 
ਸਰੀਰਿਕ ਕਿਰਤ ਵਿਚਲਾ ਵਿਰੋਧ ਵੀ ਖਤਮ ਹੋ ਗਿਆ 
ਹੁੰਦਾ ਹੈ: ਜਦੋਂ ਕਿਰਤ ਕੇਵਲ ਜਿਉਣ ਦਾ ਸਾਧਨ ਨਹੀਂ, 
ਸਗੋਂ ਜੀਵਨ ਦੀ ਇੰਕ ਪ੍ਰਮੌਖ ਜ਼ਰੂਰਤ ਬਣ ਚੌਕੀ ਹੈਦੀ ਹੈ, 
ਜਦੋਂ ਪੈਦਾਵਾਰੀ ਤਾਕਤਾਂ ਵਿਅਕਤੀ ਦੇ ਸਰਵਪੇਖੀ ਵਿਕਾਸ 
ਦੇ ਨਾਲ ਹੀ ਵਧ ਚੌਕੀਆਂ ਹੈਦੀਆਂ ਹਨ ਅਤੇ ਸਹਿਕਾਰੀ 
ਦੌਲਤ ਦੇ ਕੌਲ ਚਸ਼ਮੇਂ ਵਧੇਰੇ ਭਰਪੂਰਤਾ ਨਾਲ ਵਹਿ ਤੁਰਦੇ 


ਇਹਨਾਂ ਸਭਨਾਂ ਊਣਤਾਈਆਂ ਤੋਂ ਬਚਣ ਲਈ, ਹੌਕ ਦਾ ਹਨ - ਕੇਵਲ ਉਸ ਸਮੇਂ ਹੀ ਬੁਰਜੂਆ ਹੌਕ ਦੇ ਸੌੜੇ ਦਮੇਲ 
ਬਰਾਬਰ ਹੋਣ ਦੀ ਗੈਰ-ਬਰਾਬਰ ਹੋਣਾ ਲਾਜ਼ਮੀ ਹੋਵੇਗਾ। ਨੂੰ ਇਸਦੀ ਸਮੋਂਚਤਾ ਵਿੱਚ ਪਾਰ ਕੀਤਾ ਜਾ ਸਕਦਾ ਹੈ 
ਪਰ ਕਮਿਊਨਿਸਟ ਸਮਾਜ ਦੇ ਪਹਿਲੇ ਦੌਰ (ਬਾਕੀ ਪੰਨਾ 41 'ਤੇ ) 
ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਮਈ 2014 ੨ 28 


5।। 58000 0800 5॥101। 0 ੬00੧ 


੧3101੧੧150016001ਗ1.60।। 


ਵਿੱਚ ਲੋਹੇ ਦੀ ਵਰਤੋਂ ਸ਼ੁਰੂ ਕੀਤੇ ਜਾਣ ਨੂੰ ਕੁੱਝ ਇਤਿਹਾਸਕਾਰ 
“ਲੋਹ ਇਨਕਲਾਬ” ਹੀ ਕਹਿੰਦੇ ਹਨ। 

ਲੋਹਾ ਔਜ ਵੀ ਸਭ ਤੋਂ ਮਹੌਤਵਪੂਰਨ ਕਿਰਤ ਦੇ ਸੰਦਾਂ 
ਦੀ ਪੈਦਾਵਾਰ ਦੀ ਪ੍ਰਮੁੱਖ ਸਮੋਗਰੀ ਹੈ। ਐਤ ਪੁਰਾਤੌਤਵ ਮਾਹਰ 
ਵਰਤਮਾਨ ਸਦੀ ਨੂੰ ਵੀ ਲੋਹ ਯੁਂਗ ਵਿੱਚ ਰੌਖ ਸਕਦੇ ਹਨ। 

ਕਿਰਤ ਦੇ ਸੰਦਾਂ ਵਿੱਚ ਵਿਕਾਸ ਸਾਰੇ ਸਮਾਜ ਦੀਆਂ 
ਪੈਦਾਵਾਰੀ ਤਾਕਤਾਂ ਵਿੱਚ ਵਿਕਾਸ ਦਾ ਸਭ ਤੋਂ ਵੱਧ ਉੱਘੜਵਾਂ 
ਪ੍ਰਗਟਾਵਾ ਹੈ। ਪੈਦਾਵਾਰੀ ਤਾਕਤਾਂ ਦੇ ਸਰੂਪ ਨਾਲ ਮੇਲ ਖਾਂਦੀ 
ਹੋਈ ਹੀ ਪੈਦਾਵਾਰੀ ਸਬੰਧਾਂ ਦੀ ਬਣਤਰ ਹੋਣੀ ਚਾਹੀਦੀ ਹੈ, ਦੂਜੇ 
ਸ਼ਬਦਾਂ ਵਿਚ, ਸਮਾਜ ਦੀ ਸਮਾਜਕ ਬਣਤਰ ਪੈਦਾਵਾਰੀ ਤਾਕਤਾਂ 
ਦੇ ਸਰੂਪ ਦੇ ਅਨੁਸਾਰੀ ਹੀ ਹੋਣੀ ਚਾਹੀਦੀ ਹੈ।ਸਮਾਜ ਦੇ ਵਿਕਾਸ 
ਦੇ ਇਹਨਾਂ ਨਿਯਮਾਂ ਦਾ ਪਤਾ ਮਾਰਕਸ ਨੇ ਲਾਇਆ ਅਤੇ ਮਨੁੱਖਤਾ 
ਦੇ ਇਤਿਹਾਸ ਦਾ ਸਾਰਾ ਕਰਮ ਇਸਦੀ ਪੁਸ਼ਟੀ ਕਰਦਾ ਹੈ। 

ਡੂੰਘੀ ਵਹਾਈ ਲਈ ਬਣਿਆ ਗੁੰਝਲਦਾਰ ਹਲ, ਜਿਸਨੂੰ 
ਘੋੜਾ ਜਾਂ ਬਲਦ ਚਲਾਉਂਦਾ ਸੀ, ਗੁਲਾਮਾਂ ਲਈ ਇੰਕ ਜ਼ਬਰਦਸਤ 
ਵਾਰ ਸਿੰਧ ਹੋਇਆ। 

ਭਾਫ ਦੇ ਇਜਣ ਦੀ ਖੋਜ ਨੇ ਜਗੀਰਦਾਰੀ ਅਤੇ ਫਿਰ 
ਸਰਮਾਏਦਾਰੀ ਦੀ ਹੋਂਦ ਲਈ ਘਾਤਕ ਭੂਮਿਕਾ ਨਿਭਾਈ । 


ਵਿੱਚ ਪ੍ਰਗਟਾਇਆ ਹੈ: 

“17ਵੀਂ ਅਤੇ 18ਵੀਂ ਸਦੀਆਂ ਵਿੱਚ ਜੋ ਲੋਕ ਭਾਫ ਦੇ 
ਇਜਣ ਬਣਾਉਣ ਲਈ ਕੰਮ ਕਰ ਰਹੇ ਸਨ, ਉਹਨਾਂ ਨੂੰ ਇਸ ਗੌਲ 
ਦਾ ਹੈਕਾਰ ਵੀ ਨਹੀਂ ਸੀ ਕਿ ਉਹ ਅਜਿਹਾ ਸੈਦ ਬਣਾ ਰਹੇ ਹਨ, ਜੋ 
ਹੋਰ ਕਿਸੇ ਵੀ ਮਸ਼ੀਨ ਨਾਲੋਂ ਜ਼ਿਆਦਾ ਹੋਂਦ ਤੌਕ ਸੈਸਾਰ ਭਰ ਵਿੱਚ 
ਸਮਾਜਕ ਸਬੇਧਾਂ ਵਿੱਚ ਇਨਕਲਾਬੀ ਤਬਦੀਲੀ ਲਿਆਵੇਗਾ ਅਤੇ 
ਜੋ, ਖਾਸ ਤੌਰ 'ਤੇ ਯੂਰੋਪ ਵਿੱਚ, ਘੋਟ ਗਿਣਤੀ ਦੇ ਹੌਥਾਂ ਵਿਚ 
ਦੌਲਤ ਕੇਂਦਰਤ ਕਰਕੇ ਅਤੇ ਬਹੁ-ਗਿਣਤੀ ਨੂੰ ਪ੍ਰੋਲੇਤਾਰੀ ਬਣਾ ਕੇ 
ਗਲਬਾ ਪ੍ਰਦਾਨ ਕਰੇਗਾ ਅਤੇ ਫਿਰ £ ਸਰਮਾਏਦਾਰ ਅਤੇ ਮਜ਼ਦੂਰ 
ਵਿੱਚ ਜਮਾਤੀ ਘੋਲ ਪੈਦਾ ਕਰੇਗਾ, ਉਹ ਘੋਲ਼ ਜਿਸਦਾ ਐਤ ਸਿਰਫ 
ਸਰਮਾਏਦਾਰ ਜਮਾਤ ਦੇ ਪਤਨ ਅਤੇ ਸਾਰੇ ਜਮਾਤੀ ਵਿਰੋਧਤਾਈਆਂ 
ਦੇ ਖਾਤਮੇ ਨਾਲ ਹੀ ਹੋ ਸਕਦਾ ਹੈ।” 

ਲੈਨਿਨ ਨੇ, ਇੰਕ ਪਾਸੇ, ਪੈਦਾਵਾਰੀ ਸਬੇਧਾਂ ਅਤੇ ਇਸਦੇ 
ਨਤੀਜੇ ਵਜੋਂ ਸਮਾਜ ਦੇ ਸਾਰੇ ਢਾਂਚੇ ਅਤੇ ਦੂਜੇ ਪਾਸੇ ਪੈਦਾਵਾਰੀ 
ਤਾਕਤਾਂ ਦੇ ਵਿਕਾਸ ਦੇ ਪਧਰ ਵਿੱਚ ਅਨੁਸਾਰਤਾ ਦੇ ਸਿਧਾਂਤ ਦੇ 
ਅਧਾਰ 'ਤੇ ਹੀ ਇਹ ਨਾਅਰਾ ਪੇਸ਼ ਕੀਤਾ ਸੀ: “ਕਮਿਊਨਿਜ਼ਮ 
ਦਾ ਭਾਵ ਹੈ ਸੋਵੀਅਤ ਸੌਤ੍ਹਾ ਜਮ੍ਹਾਂ ਸਾਰੇ ਦੇਸ਼ ਦਾ ਥਿਲਜੀਕਰਨ ।” 


(ਪੰਨਾ 28 ਦਾ ਬਾਕੀ ਹਿੱਸਾ ) 


ਸਤ 


ਅਤੇ ਸਮਾਜ ਆਪਣੇ ਝੰਡਿਆਂ ਉੱਤੇ ਐਕਿਤ ਕਰਦਾ ਹੈ: 
ਹਰ ਇੰਕ ਤੋਂ ਉਸਦੀ ਯੋਗਤਾ ਅਨੁਸਾਰ, ਹਰ ਇੰਕ ਨੂੰ 
ਉਹਦੀਆਂ ਲੋੜਾਂ ਅਨੁਸਾਰ। (ਮਾਰਕਸ-ਏਂਗਲਜ, 
ਚੋਣਵੀਆਂ ਲਿਖਤਾ, ਸੈਂਚੀ 3, ਸਫਾ 19) 
ਇਸ ਤਰ੍ਹਾਂ ਸਮਾਜਵਾਦ ਤੋਂ ਕਮਿਊਨਿਜਮ ਵਲ ਵਧਣ 
ਲਈ ਪੈਦਾਵਾਰੀ ਤਾਕਤਾਂ ਅਤੇ ਵਿਅਕਤੀਗਤ ਪੈਦਾਕਾਰਾਂ ਦੇ 
ਵਿਕਾਸ ਦਾ ਕਾਫੀ ਉੱਚਾ ਪਧਰ ਲੋੜੀਂਦਾ ਹੈ ਤਾਂ ਕਿ ਸਭ ਲਈ 
ਪਦਾਰਥਕ ਭਰਪੂਰਤਾ ਹੋਵੇ ਅਤੇ ਜਮਾਤੀ ਸਮਾਜ ਦੀਆਂ 
ਵਿਚਾਰਧਾਰਕ ਸੀਮਤਾਈਆਂ ਤੋਂ ਮਨੌਂਖ ਦੀ ਅਤਮ ਮਕਤੀ ਸੈਭਵ 
ਹੋ ਸਕੇ। 
ਬਰਜੂਆ ਅਤੇ ਪ੍ਰੋਲੇਤਾਰੀ ਬਰਾਬਰੀ ਵਿਚ ਬੁਨਿਆਦੀ 
ਫਰਕ ਇਸ ਤਰ੍ਹਾਂ ਵਰਣਨ ਕੀਤਾ ਜਾ ਸਕਦਾ ਹੈ। 
ਬੁਰਜੂਆ ਬਰਾਬਰੀ ਬੁਨਿਆਦੀ ਤੌਰ 'ਤੇ ਮਡੀ ਦੀ 
ਬਰਾਬਰੀ, ਜਿਣਸ-ਮਾਲਕਾਂ ਦਾ ਬਰਾਬਰ ਸ਼ਰਤਾਂ ਉੱਤੇ ਕਿਰਤ- 
ਸ਼ਕਤੀ ਸਮੇਤ ਜਿਣਸਾਂ ਦੇ ਵਟਾਂਦਰੇ ਦਾ ਹੌਕ ਹੈ। ਸਰਮਾਏਦਾਰਾ 
ਪੈਦਾਵਾਰ ਦੇ ਵਿਕਾਸ ਲਈ ਅਤੇ ਇਸ ਲਈ ਬੁਰਜੂਆਜ਼ੀ ਦੀ 
ਹੋਂਦ ਲਈ ਇਹ ਜ਼ਰੂਰੀ ਸ਼ਰਤ ਹੈ: ਸਰਮਾਏ ਦਾ ਪਹਿਲਾ ਜਮਾਂਦਰੂ 
ਹੌਕ ਸਾਰੇ ਸਰਮਾਏਦਾਰਾਂ ਦੁਆਰਾ ਕਿਰਤ-ਸ਼ਕਤੀ ਦੀ ਬਰਾਬਰ 
ਲੁਂਟ ਦਾ ਹੌਕ ਹੈ” (ਮਾਰਕਸ, ਸਰਮਾਇਆ, ਸੈਂਚੀ 1, ਸਫ਼ਾ 292)। 
ਕਿਉਂਕਿ ਸਰਮਾਏ ਅਤੇ ਕਿਰਤ ਵਿੱਚ ਮੌਢੋਂ ਹੀ ਗੈਰ-ਬਰਾਬਰੀ 


ਲਈ ਰਰ ਇੱਕ ਅਤੇ ਹਰ ਇੱਕ ਲਈ ਸ਼੍ਭ 


ਹੈ, ਇਸ ਲਈ, ਅਸਲ ਵਿੱਚ ਬੁਰਜੂਆ ਬਰਾਬਰੀ ਸਰਮਾਏਦਾਰਾਂ 
ਨੂੰ ਆਪਸ ਵਿੱਚ ਮਿਲੇ ਬਰਾਬਰੀ ਦੇ ਹੌਕਾਂ ਦੁਆਲੇ ਘੁੰਮਦੀ ਹੈ 
ਅਤੇ ਜਿਵੇਂ-ਜਿਵੇਂ ਉਹਨਾਂ ਵਿਚਾਲੇ ਮੁਕਾਬਲਾ ਤਿੱਖਾ ਹੈਦਾ ਜਾਂਦਾ 
ਹੈ, ਇੰਕ ਸਰਮਾਏਦਾਰ ਹੋਰ ਕਈਆਂ ਨੂੰ ਖਾ ਜਾਂਦਾ ਹੈ, ਇਹ ਹੌਕ 
ਵੀ ਅਸਲੀਅਤ ਵਿੱਚ ਸੀਮਤ ਹੋ ਜਾਂਦੇ ਹਨ, ਐਤ ਵਿੱਚ ਇਹ 
ਬਹੁਦੇਸ਼ੀ ਸਰਮਾਏਦਾਰਾ ਘਰਾਣਿਆਂ ਦੁਆਰਾ 'ਅਜ਼ਾਦ ਸੈਸਾਰ” 
ਦੀ ਲੁਂਟ-ਖਸੌੋਟ ਕਰਨ ਦਾ ਹੌਕ ਬਣ ਕੇ ਰਹਿ ਜਾਂਦੀ ਹੈ। 
ਦੂਜੇ ਪਾਸੇ, ਪ੍ਰੋਲੇਤਾਰੀ ਲਈ, “ਬਰਾਬਰੀ ਦੀ ਮੋਗ 
ਜਮਾਤਾਂ ਦੇ ਖਾਤਮੇ ਦੀ ਮੋਗ ਹੈ” (ਲੈਨਿਨ ਸਮੋਂਚੀਆਂ ਲਿਖਤਾਂ, 
ਸੈਂਚੀ 31 , ਸਫਾ 145, ਹੋਰ ਦੇਖੋ ਸਫਾ 393; ਡਿਹੂਰਿਗ ਵਿਰੋਧ, 
ਸਫਾ 120)।ਸਰਮਾਏਦਾਰਾ ਢਾਂਚੇ ਦੀ ਥਾਂ ਜਿੱਥੇ ਹਰ ਚੀਜ਼ ਵਿਕਾਊ 
ਹੈ ਅਤੇ ਵਿਅਕਤਿਕਤਾ ਤਬਾਹ ਹੋ ਜਾਂਦੀ ਹੈ, ਪ੍ਰੈਲੇਤਾਰੀ ਇਕ 
ਨਵੇਂ ਸਮਾਜ ਦੀ ਉਸਾਰੀ ਕਰ ਰਿਹਾ ਹੈ ਜਿਸ ਵਿੱਚ ਕੋਈ ਖਰੀਦ- 
ਵੇਚ ਅਤੇ ਲੁਂਟ-ਖਸੌਟ ਨਹੀਂ ਹੋਵੇਗੀ: 
ਆਪਣੀਆਂ ਜਮਾਤਾਂ ਅਤੇ ਜਮਾਤੀ 
ਵਿਰੋਧਤਾਈਆਂ ਨਾਲ ਭਰੇ ਪੁਰਾਣੇ ਬੁਰਜੂਆ ਸਮਾਜ ਦੀ 
ਥਾਂ,ਸਾਡੇ ਕੋਲ ਇੰਕ ਸਹਿਚਾਰ ਹੋਵੇਗਾ ਜਿਸ ਵਿੱਚ ਹਰੇਕ 
ਦਾ ਅਜ਼ਾਦ ਵਿਕਾਸ ਸਾਰਿਆਂ ਦੇ ਅਜ਼ਾਦ ਵਿਕਾਸ ਲਈ 
ਸ਼ਰਤ ਬਣ ਜਾਂਦਾ ਹੈ ।(ਮਾਰਕਸ-ਏਂਗਲਜ, ਚੋਣਵੀਆਂ 
ਲਿਖਤਾਂ, ਸੈਂਚੀ 1, ਸਫਾ 127) ੪ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਮਈ 2014 ੨ 41 


5।। 58000 9800 5॥10। 0 ੬00੧ 


੧3101੧੧150016001ਗ1.60।। 


447 - ਜਤੀ ਜਦਿਲਾ- ਜੀ ਨਤਤਤਤੀ -ਹਤਇਤਕਰਤਰ, 


ਨ ਤਕ ਤਕਕ ਜਗ ਜਗ ਜਗ ਜਗ ਜਤ ਫਕਗ ਭੀ 


ਵਰਤੋਂ ਲਈ ਪੈਦਾਵਾਰ 


# 7ਾਰਜਾ ਥਬਾਮਸਨ 


1. ਸਮਾਜਵਾਦੀ ਸਨਅਤੀਕਰਨ 

ਪਹਿਲਾਂ ਆਏ ਪਾਠਾਂ ਵਿੱਚ ਇਹ ਗੱਲ ਰੱਖੀ ਗਈ ਹੈ 
ਕਿ ਜਿਣਸ ਪੈਦਾਵਾਰ ਭਾਵ ਕਿਰਤ ਦੀ ਬਹੁਪਰਤੀ ਵੈਡ ਅਤੇ 
ਪੈਦਾਵਾਰ ਦੇ ਸਾਧਨਾਂ ਦੀ ਨਿੱਜੀ ਮਾਲਕੀ ਉੱਤੇ ਅਧਾਰਤ, ਚੀਜ਼ਾਂ 
ਦੇ ਵਟਾਂਦਰੇ ਲਈ ਕੀਤੀ ਜਾਂਦੀ ਪੈਦਾਵਾਰ ਸੱਭਿਅਕ ਸਮਾਜ ਦੇ 
ਪੁਰਾਤਨ ਤੇ ਆਧੁਨਿਕ ਦੋਵਾਂ ਰੂਪਾਂ ਦੇ ਸਾਰੇ ਪੱਖਾਂ ਤੋਂ ਵਿਕਾਸ 
ਕਰਨ ਵਿੱਚ ਫੈਸਲਾਕੁੰਨ ਕਾਰਕ ਰਹੀ ਹੈ । ਕ੍ਰਮਵਾਰ ਗ਼ੁਲਾਮਦਾਰੀ 
ਅਤੇ ਭੈਂ-ਗੁਲਾਮੀ ਉੱਤੇ ਅਧਾਰਤ ਪੁਰਾਤਨ ਤੇ ਮੱਧਕਾਲੀ ਸਮਾਜ 
ਵਿੱਚ, ਜਿਥੇ ਇਸ ਦਾ ਵਿਕਾਸ ਪੈਦਾਵਾਰੀ ਤਾਕਤਾਂ ਦੇ ਨੀਵੇਂ ਪੱਧਰ 
ਕਾਰਨ ਖੜੋਤ ਮਾਰਿਆ ਸੀ, ਉੱਥੇ ਉਜਰਤੀ ਕਿਰਤ ਉੱਤੇ ਟਿਕੇ 
ਆਧੁਨਿਕ ਸਰਮਾਏਦਾਰਾ ਸਮਾਜ ਵਿੱਚ ਆ ਕੇ ਇਹ ਪੂਰੀ ਤਰ੍ਹਾਂ 
ਵਿਕਸਤ ਹੋਈ ਹੈ ਅਤੇ ਪੂਰੇ ਸੈਸਾਰ ਵਿੱਚ ਪੈਦਾਵਾਰ ਦੇ ਬਾਕੀ ਸਭਨਾਂ 
ਢੇਗਾਂ ਉੱਪਰ ਇਸਨੇ ਆਪਣੀ ਚੌਧਰ ਕਾਇਮ ਕਰ ਲਈ ਹੈ। 

ਆਪਣੀ ਲਿਖਤ 'ਗੋਥਾ ਪ੍ਰੋਗਰਾਮ ਦੀ ਅਲੋਚਨਾ”, ਜਿਸ 
ਵਿੱਚੋਂ ਅਸੀਂ ਪਿਛਲੇ ਪਾਠ ਵਿੱਚ ਟੂਕ ਦਿੱਤੀ ਸੀ, ਵਿੱਚ ਮਾਰਕਸ 
ਕਹਿੰਦੇ ਹਨ ਕਿ ਸਰਮਾਏਦਾਰੀ ਤੋਂ ਕਮਿਊਨਿਜ਼ਮ ਵੱਲ ਸੈਕਮਣ 
ਦੌਰਾਨ ਸੱਭਿਅਕ ਸਮਾਜ ਦੇ ਸਾਰੇ ਵਿਸ਼ੇਸ਼ ਲੱਛਣ ਜਿੰਨ੍ਹਾਂ ਬਾਰੇ 
ਅਸੀਂ ਜਾਣਦੇ ਹਾਂ, ਲਾਜਮੀ ਹੀ ਗਾਇਬ ਹੋ ਕੇ ਇੱਕ ਨਵੀਂ ਤਰ੍ਹਾਂ ਦੇ 
ਸਮਾਜ ਲਈ ਰਾਹ ਖਾਲੀ ਕਰਨਗੇ ਜਿਹੜਾ ਕਿ ਸਾਂਝੀ ਮਾਲਕੀ 
ਅਤੇ ਵਰਤੋਂ ਲਈ ਪੈਦਾਵਾਰ, ਜਮਾਤਾਂ ਤੇ ਕਿਰਤ ਵੰਡ ਦੇ ਖ਼ਾਤਮੇ, 
ਸ਼ਹਿਰ ਤੇ ਪਿੰਡ ਅਤੇ ਮਾਨਸਿਕ ਤੇ ਸਰੀਰਿਕ ਕਿਰਤ ਦੀ ਮੜ- 
ਏਕਤਾ ਉੱਤੇ ਟਿਕਿਆ ਹੈਦਾ ਹੈ। ਇਹ ਵਿਗਿਆਨਕ ਸਮਾਜਵਾਦ 
ਦੇ ਬੁਨਿਆਦੀ ਤੱਤ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ 
ਸਮਾਜਵਾਦੀ ਉਸਾਰੀ ਦੇ ਅਸਲ ਤਜ਼ਰਬੇ ਦੁਆਰਾ ਇਹ ਕਿਸ ਹੱਦ 
ਤੱਕ ਸਹੀ ਸਿੱਧ ਕੀਤੇ ਗਏ ਹਨ ? ਇਸ ਸਵਾਲ ਉੱਤੇ ਅੱਗੇ ਜਾ ਕੇ 
ਵਿਚਾਰ ਕੀਤੀ ਜਾਵੇਗੀ। ਇਸ ਪਾਠ ਵਿੱਚ ਅਸੀਂ ਚੀਨੀ ਲੋਕ- 
ਕਮਿਊਨਾਂ ਬਾਰੇ ਗੱਲ ਕਰਾਂਗੇ ਕਿ 1949 ਦੇ ਇਨਕਲਾਬ ਤੋਂ ਬਾਅਦ 
ਇਹ ਕਿਸ ਤਰ੍ਹਾਂ ਵਿਕਸਤ ਹੋਏ। ਇਹ ਇੱਕ ਨਵੀਂ ਕਿਸਮ ਦੀ 
ਸਮਾਜਵਾਦੀ ਇਕਾਈ ਹਨ ਜਿਹੜੀ ਆਪਣੀ ਬਣਤਰ ਵਿੱਚ ਨਿੱਜੀ 
ਮਾਲਕੀ ਤੋਂ ਸਮੂਹਿਕ ਮਾਲਕੀ ਵੱਲ ਸੈਕਰਮਣ ਦੇ ਵੱਖ-ਵੱਖ ਪੜਾਅ 
ਸਮੋਈ ਬੈਠੀ ਹੈ ਅਤੇ ਅਜੇ ਵਿਕਸਤ ਹੋ ਰਹੀ ਹੈ। 

1949 ਵਿੱਚ ਬਰਜੂਆ ਮਾਹਰਾਂ ਵਿੱਚ ਇਹ ਇੱਕ ਆਮ 
ਰਾਇ ਸੀ ਕਿ ਕਿਉਂਕਿ ਦੇਸ਼ (ਭਾਵ ਚੀਨ - ਅਨੁ) ਦਰਾਮਦ ਕੀਤੇ 
ਹੋਏ ਖੁਰਾਕੀ ਪਦਾਰਥਾਂ ਉੱਤੇ ਨਿਰਭਰ ਕਰਦਾ ਹੈ, ਇਸ ਲਈ ਨਵੀ' 
ਚੀਨੀ ਸਰਕਾਰ ਸਿਰਫ਼ ਤਾਂ ਹੀ ਖੁਦ ਦੀ ਹੋਂਦ ਬਚਾਈ ਰੱਖ ਸਕੇਗੀ 
ਜੇ ਉਹ ਅਮਰੀਕੀ ਸਰਕਾਰ ਅੱਗੇ ਗੋਡੇ ਟੇਕ ਦਿੰਦੀ ਹੈ। ਇਸ ਰਾਇ 
ਪਿੱਛੇ- ਜਿਸਨੂੰ ਘਟਨਾਵਾਂ ਨੇ ਬਹੁਤ ਚੰਗੀ ਤਰ੍ਹਾਂ ਗ਼ਲਤ ਸਾਬਤ 


ਕਰ ਦਿੱਤਾ ਹੈ- ਬਰਜੂਆ ਅਰਥ-ਸ਼ਾਸ਼ਤਰੀਆਂ ਦੀ ਆਰਥਕਤਾ 
ਤੇ ਸਿਆਸਤ ਦੀ ਆਪਸੀ ਨਿਰਭਰਤਾ ਨੂੰ ਸਮਝ ਸਕਣ ਦੀ 
ਅਯੋਗਤਾ ਹੈ । ਪਿਛੜੇ ਹੋਏ ਦੇਸ਼ਾਂ ਦੀ ਆਰਥਕਤਾ ਵਿੱਚ ਕਿਰਤ 
ਦੀ ਬਹੁਤਾਤ ਅਤੇ ਸਰਮਾਏ ਦੀ ਤੋਟ ਪ੍ਰਧਾਨ ਹੁੰਦੀ ਹੈ। ਇਸ 
ਸਮੱਸਿਆ ਦਾ ਸਰਮਾਏਦਾਰਾ ਹੱਲ ਵਿਦੇਸ਼ੀ ਨਿਵੇਸ਼ ਨੂੰ ਸੱਦਣਾ 
ਹੁੰਦਾ ਹੈ ਪਰ ਇਹ ਸਮੱਸਿਆ ਨੂੰ ਸੁਲਝਾਉਣ ਦੀ ਥਾਂ ਹੋਰ ਵਧਾ 
ਦਿੰਦੀ ਹੈ ਅਤੇ ਇਸ ਲਈ ਇਹ ਅਰਥਸ਼ਾਸ਼ਤਰੀ ਇਸਨੂੰ ਨਾ ਹੱਲ 
ਹੋ ਸਕਣ ਵਾਲੀ ਸਮੱਸਿਆ ਮੋਨਦੇ ਹਨ । ਪ੍ਰਤੂ ਸਰਮਾਇਆ 
ਇਕੱਤਰ ਹੋਈ ਕਦਰ ਹੈ ਅਤੇ ਕਦਰ ਕਿਰਤ ਦੁਆਰਾ ਸਿਰਜੀ 
ਜਾਂਦੀ ਹੈ।ਇਸ ਲਈ ਜੇ ਵਾਫਰ ਕਿਰਤ ਨੂੰ ਸਰਮਾਏ ਦੀ ਘਾਟ ਪੂਰੀ 
ਕਰਨ ਲਈ ਲਗਾ ਦਿੱਤਾ ਜਾਂਦਾ ਹੈ ਤਾਂ ਵਿਰੋਧਤਾਈ ਹੱਲ ਹੋ 
ਜਾਂਦੀ ਹੈ। ਪ੍ਰੰਤੂ ਅਜਿਹਾ ਸਿਰਫ਼ ਇੱਕ ਅਜਿਹੀ ਸ਼ਰਤ ਅਧੀਨ ਹੀ 
ਕੀਤਾ ਜਾ ਸਕਦਾ ਹੈ ਜਿਹੜੀ ਆਰਥਕ ਨਾ ਹੋ ਕੇ ਸਿਆਸੀ ਸ਼ਰਤ 
ਹੈ। ਜਿਹੜੇ ਕਿਰਤ ਮੁਹੱਈਆ ਕਰਵਾਉਂਦੇ ਹਨ ਉਹਨਾਂ ਨੂੰ ਇਹ 
ਗੱਲ ਜਚਾਉਣੀ ਪੈਂਦੀ ਹੈ ਕਿ ਜਿਹੜੀ ਕਦਰ ਉਹ ਪੈਦਾ ਕਰਨਗੇ, 
ਉਹ ਉਹਨਾਂ ਦੀ ਹੋਵੇਗੀ ਨਾ ਕਿ ਦੇਸੀ ਜਾਂ ਵਿਦੇਸ਼ੀ ਸਰਮਾਏਦਾਰ 
ਕੋਲ ਚਲੀ ਜਾਵੇਗੀ । ਦੂਜੇ ਸ਼ਬਦਾਂ ਵਿੱਚ, ਇਹ ਵਿਰੋਧਤਾਈ 
ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਅਧੀਨ ਹੀ ਹੱਲ ਹੁੰਦੀ ਹੈ। ਸੱਤ੍ਰਾ 
ਉੱਤੇ ਕਬਜ਼ਾ ਕਰ ਲੈਣ ਤੋਂ ਬਾਅਦ, ਪੈਦਾਵਾਰ ਅਤੇ ਖਪਤ ਦੀ 
ਕੈਟਰੋਲ ਹੇਠ ਲੈ ਆਉਂਦੇ ਹਨ । 

ਹਾਂ ਕਿ ਉਹਨਾਂ ਵਿੱਚ ਦੋ ਨੁਕਤਿਆਂ ਉੱਤੇ ਵਾਧਾ ਕਰਨ ਦੀ ਲੋੜ 
ਹੈ ।ਪਹਿਲਾ, ਉਹ ਖੇਤੀ ਦੇ ਸਮਾਜੀਕਰਨ ਦੇ ਅਮਲ ਦੌਰਾਨ ਨਿੱਜੀ 
ਅਤੇ ਰਾਜਕੀ ਜਾਇਦਾਦ ਵਿਚਕਾਰ ਸਮੂਹਕ ਮਾਲਕੀ ਦੇ ਇੱਕ 
ਮੱਧਵਰਤੀ ਪੜਾਅ ਦੇ ਉਭਾਰ ਨੂੰ ਨਹੀਂ ਦੇਖਦੇ । ਇਸ ਨੁਕਤੇ ਉੱਤੇ 
(ਜਿਹੜਾ ਕਿ ਮਾਰਕਸ ਦੀ ਮੌਤ ਤੋਂ ਬਾਅਦ ਏਂਗਲਜ ਨੇ ਦੇਖ ਲਿਆ 
ਸੀ) ਅਗਲੇ ਪਾਠ ਵਿੱਚ ਵਿਚਾਰ ਕੀਤੀ ਜਾਵੇਗੀ। ਦੂਜਾ, 
ਸਮਾਜਵਾਦੀ ਰਾਜ ਦੀ ਆਮਦਨ ਤੇ ਖ਼ਰਚਿਆਂ ਬਾਰੇ ਚਰਚਾ ਕਰਦੇ 
ਰੱਖਦੇ । ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਉਮੀਦ ਸੀ 
ਕਿ ਪ੍ਰੋਲੇਤਾਰੀ ਇਨਕਲਾਬ ਪੱਛਮ ਦੇ ਬਹੁਤ ਸਾਰੇ ਦੇਸ਼ਾਂ ਵਿੱਚ 
ਇਕੱਠੇ ਹੀ ਹੋਵੇਗਾ (ਮਾਰਕਸ-ਏਂਗਲਜ ਚੋਣਵੀਆਂ ਲਿਖਤਾਂ, ਸੈਂਚੀ 
1, ਸਫ਼ਾ 91)। ਪ੍ਰੰਤੂ ਬਾਅਦ ਵਿੱਚ ਇਹ ਰੂਸ ਵਿੱਚ ਹੋਇਆ 
ਜਿਹੜਾ ਯੂਰਪ ਵਿੱਚ ਸਭ ਤੋਂ ਪਛੜਿਆ ਦੇਸ਼ ਸੀ; ਫਿਰ ਇਹ ਚੀਨ 
ਪਹੈਚ ਗਿਆ ਜਿਹੜਾ ਰੂਸ ਨਾਲੋਂ ਵੀ ਪਛੜਿਆ ਹੋਇਆ ਸੀ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ >% ਜੂਨ 2014 ੨ 35 


5।। 58000 4800 5॥10। 0 ੬00 


੧3101੧੧15006001ਗ1.60।। 


ਟਾਕਰੇ ਦਾ ਸਾਹਮਣਾ ਕਰਨਾ ਪਿਆ। ਰੂਸ ਅਤੇ ਚੀਨ ਵਿੱਚ 
ਸਮਾਜਵਾਦ ਦੇ ਉਸਰੋਈਆਂ ਨੂੰ ਇੱਕ ਵਿਕਸਤ ਸਰਮਾਏਦਾਰਾ 
ਅਰਥਚਾਰੇ ਦੀ ਥਾਂ, ਆਪਣੇ ਖੁਦ ਦੇ ਆਰਥਕ ਪਛੜੇਪਣ ਤੇ 
ਸਰਮਾਏਦਾਰਾ ਸੈਸਾਰ ਦੇ ਵਿਰੋਧ ਕਾਰਨ ਪੈਦਾ ਹੋਈਆਂ ਬਹੁਤ ਹੀ 
ਔਖੀਆਂ ਹਾਲਤਾਂ ਵਿੱਚ ਸ਼ਰੂਆਤ ਕਰਨੀ ਪਈ । 
ਕਮਿਊਨਿਸਟ ਪਾਰਟੀ ਨੇ ਸੋਵੀਅਤ ਯੂਨੀਅਨ ਦੇ ਸਕਾਰਾਤਮਕ 
ਤੇ ਨਕਾਰਾਤਮਕ ਤਜ਼ਰਬੇ ਤੋਂ ਅਤੇ ਨਾਲ ਹੀ 1949 ਤੋਂ ਪਹਿਲਾਂ 
ਮੁਕਤ-ਖੇਤਰਾਂ ਵਿੱਚ ਪ੍ਰਸ਼ਾਸਨ ਚਲਾਉਣ ਦੇ ਆਪਣੇ ਖੁਦ ਦੇ 
ਤਜ਼ਰਬੇ ਤੋਂ ਵੀ ਸਿੱਖਿਆ । ਇਹਨਾਂ ਲਾਭਾਂ ਦੇ ਅਤੇ ਲੋਕਾਈ ਨਾਲ 
ਦੇ ਕਾਬਿਲ ਹੋ ਸਕੀ । 

ਭਾਰੀ ਸਨਅਤ ਜਿਹੜੀ ਛੋਟੀ ਸਨਅਤ ਅਤੇ ਖੇਤੀ ਦੇ 
ਹੈ ਤੋਂ ਬਿਨਾਂ ਕੋਈ ਸਮਾਜਵਾਦ ਨਹੀਂ ਹੋ ਸਕਦਾ । ਉਸ ਸਮੇਂ ਹਰੇਕ 
ਆਰਥਕ ਢਾਂਚਾ ਪੂਰੀ ਵਸੋਂ ਲਈ ਗੁਜ਼ਾਰੇ ਦੇ ਬੁਨਿਆਦੀ ਸਾਧਨਾਂ 
ਲਈ ਖੇਤੀ ਉੱਤੇ ਨਿਰਭਰ ਕਰਦਾ ਹੈ ਅਤੇ ਜਿਵੇਂ-ਜਿਵੇਂ ਸਨਅਤ 
ਫੈਲਦੀ ਹੈ, ਖੇਤੀ-ਅਧਾਰਤ ਉਪਜਾਂ ਲਈ ਮੈਗ ਵੀ ਵਧਦੀ ਜਾਂਦੀ 
ਹੈ। ਇਸ ਲਈ ਭਾਰੀ ਸਨਅਤ ਅਤੇ ਖੇਤੀ ਦਾ ਵਿਕਾਸ ਇਸ ਢੰਗ 
ਨਾਲ ਹੋਣਾ ਚਾਹੀਦਾ ਹੈ ਕਿ ਉਹ ਇੱਕ-ਦੂਜੇ ਨੂੰ ਆਪਸ ਵਿੱਚ 
ਉਤਸ਼ਾਹਿਤ ਕਰਨ । ਅਜਿਹਾ ਛੋਟੀ ਸਨਅਤ ਨੂੰ ਦੋਵਾਂ ਵਿਚਕਾਰ 
ਇੱਕ ਲਿੰਕ ਵਜੋਂ ਕਾਇਮ ਕਰ ਕੇ ਹੋ ਸਕਦਾ ਹੈ। ਭਾਰੀ ਸਨਅਤ ਦੇ 
ਵਿਕਾਸ ਲਈ ਲੰਬੇ ਸਮੇਂ ਦੇ ਵੱਡੇ ਨਿਵੇਸ਼ ਦੀ ਜਰੂਰਤ ਹੁੰਦੀ ਹੈ।ਛੋਟੀ 
ਸਨਅਤ ਲਈ ਘੱਟ ਸਰਮਾਏ ਦੀ ਲੋੜ ਹੈਦੀ ਹੈ ਅਤੇ ਇਹ ਵਧੇਰੇ 
ਜਲਦੀ ਫਲ ਦਿੰਦੀ ਹੈ। ਇਸ ਲਈ ਛੋਟੀ ਸਨਅਤ ਭਾਰੀ ਸਨਅਤ 
ਲਈ ਸਰਮਾਇਆ ਇਕੱਤਰ ਕਰਨ ਦੇ ਸਾਧਨ ਵਜੋਂ ਵਿਕਸਤ ਕੀਤੀ 
ਜਾ ਸਕਦੀ ਹੈ। ਸਨਅਤੀ ਫਸਲਾਂ ਦੀ ਮੈਗ ਪੈਦਾ ਕਰਨ ਦੁਆਰਾ 
ਕਰਨ ਦੁਆਰਾ, ਦੋਵਾਂ ਢੰਗਾਂ ਨਾਲ ਇਹ ਖੇਤੀ ਦੀ ਮਦਦ ਕਰਨ 
ਲਈ ਵੀ ਵਰਤੀ ਜਾ ਸਕਦੀ ਹੈ। ਇਸ ਤਰ੍ਹਾਂ ਭਾਰੀ ਸਨਅਤ 
ਸਮਾਜਵਾਦੀ ਉਸਾਰੀ ਦੀ ਚੂਲ ਬਣਦੀ ਹੈ, ਛੋਟੀ ਸਨਅਤ ਅਤੇ 
ਖੇਤੀ ਦੇ ਸਮਾਂਤਰ ਵਿਕਾਸ ਨਾਲ ਇਸਨੂੰ ਮਦਦ ਮਿਲਦੀ ਹੈ ਨਾ ਕਿ 
ਇਸ ਦੇ ਵਿਕਾਸ ਵਿੱਚ ਕੋਈ ਰੋਕ ਖੜੀ ਹੁੰਦੀ ਹੈ। 

ਜਿਵੇਂ ਛੋਟੀ ਸਨਅਤ ਅਤੇ ਖੇਤੀ ਵਿਕਸਤ ਹੰਦੀ ਹੈ, 
ਭਾਰੀ ਸਨਅਤ ਵੀ ਮੋਡੀ ਅਤੇ ਸਰਮਾਏ ਦੀ ਉਪਲਬਧਤਾ ਯਕੀਨੀ 
ਹੋ ਜਾਣ ਕਾਰਨ ਵਧੇਰੇ ਤੇਜ਼ੀ ਨਾਲ ਵਿਕਸਤ ਹੁੰਦੀ ਹੈ। ਇਸ ਲਈ 
ਜੋ ਦੇਖਣ ਨੂੰ ਸਨਅਤੀਕਰਨ ਦੀ ਧੀਮੀ ਰਫ਼ਤਾਰ ਲਗਦੀ ਹੈ, ਉਹ 
ਅਸਲ ਵਿੱਚ ਧੀਮੀ ਨਹੀਂ ਹੋਵੇਗੀ, ਸਗੋਂ ਉਲਟਾ ਤੇਜ਼ ਹੋਵੇਗੀ। 
(ਮਾਓ ਜ਼ੇ-ਤੇਗ, ਚਾਰ ਫਲਸਫਾਨਾ ਲੇਖ, ਸਫਾ 130) 

ਮੁਕਤੀ ਤੋਂ ਤੁਰਤ ਬਾਅਦ ਦੇ ਕੁਝ ਸਾਲਾਂ ਵਿੱਚ, ਸਰਮਾਏ 
ਦੇ ਇਕੱਤਰੀਕਰਨ ਦਾ ਇੱਕੋ-ਇੱਕ ਸ੍ਰੋਤ ਖੇਤੀ ਸੀ ਕਿਉਂਕਿ ਉਸ 
ਸਮੇਂ ਆਧਨਿਕ ਸਨਅਤ ਨਾਮਾਤਰ ਹੀ ਸੀ। ਉਸ ਤੋਂ ਬਾਅਦ, 


ਅਨਾਜ ਦੀ ਪੈਦਾਵਾਰ ਦੁੱਗਣੀ ਹੋ ਚੱਕੀ ਹੈ ਜਦਕਿ ਸਟੀਲ ਦੀ 
ਪੈਦਾਵਾਰ 1949 ਦੇ 1,58,000 ਟਨ ਤੋਂ ਵਧ ਕੇ 1972 ਵਿੱਚ 
2,30,00,000 ਟਨ ਹੋ ਚੁੱਕੀ ਹੈ। ਖੇਤੀ ਪੈਦਾਵਾਰ ਵਿੱਚ ਵਾਧੇ 
ਦੀ ਮਾਤਰਾ ਸਦਕਾ ਇਹ ਸੈਭਵ ਹੋ ਸਕਿਆ ਹੈ ਕਿ ਅਨਾਜ ਉੱਤੇ 
ਰਾਜਕੀ ਟੈਕਸ ਦੀ ਦਰ ਨੂੰ ਘੱਟ ਕੀਤਾ ਜਾ ਸਕੇ ਜਿਹੜਾ ਕਿ ਹੁਣ 
ਅੰਸਤਨ 6 ਫੀਸਦੀ ਦੇ ਨੇੜੇ ਹੈ। ਕਿਸਾਨਾਂ ਦੁਆਰਾ ਪੈਦਾ ਕੀਤੀ 
ਜਾਂਦੀ ਹੈ। 

ਜੇ ਇਹਨਾਂ ਆਰਥਕ ਕਾਰਜਾਂ ਨੂੰ ਸਿਆਸੀ ਪੱਖੋਂ 
ਦੇਖਿਆ ਜਾਵੇ ਤਾਂ ਇਹ ਸਾਫ਼ ਹੋ ਜਾਂਦਾ ਹੈ ਕਿ ਉਹਨਾਂ ਨੂੰ ਸਿਰਫ਼ 
ਮਜ਼ਦੂਰ-ਕਿਸਾਨਾਂ ਦੇ ਸਾਂਝੇ ਮੋਰਚੇ ਦੇ ਅਧਾਰ ਉੱਤੇ ਹੀ ਨੇਪਰੇ 
ਚਾੜਿਆ ਜਾ ਸਕਦਾ ਹੈ। ਪ੍ਰੋਲੇਤਾਰੀ ਦੀ ਅਗਵਾਈ ਥੱਲੇ ਇਹ 
ਇਹਨਾਂ ਦੋਹਾਂ ਜਮਾਤਾਂ ਦੀ ਨਜ਼ਦੀਕੀ ਏਕਤਾ ਹੀ ਸੀ ਜਿਸਨੇ ਲੋਕ 
ਕਮਿਊਨਾਂ ਅਧੀਨ ਖੇਤੀ ਅਤੇ ਸਨਅਤ ਦੀ ਏਕਤਾ ਨੂੰ ਸੈਭਵ 
ਬਣਾਇਆ। 


2. ਖੇਤੀ ਵਿੱਚ ਸਹਿਕਾਰਤਾ 

ਮੁਕਤ ਖੇਤਰਾਂ ਵਿੱਚ ਭੂਮੀ-ਸੁਧਾਰ 1949 ਤੋਂ ਪਹਿਲਾਂ 
ਹੀ ਕੀਤੇ ਜਾ ਚੁੱਕੇ ਸਨ ਅਤੇ 1949-52 ਦੇ ਸਾਲਾਂ ਦੌਰਾਨ ਦੇਸ਼ 
ਦੇ ਬਾਕੀ ਹਿੱਸਿਆਂ ਵਿੱਚ ਇਹਨਾਂ ਨੂੰ ਲਾਗੂ ਕਰ ਦਿੱਤਾ ਗਿਆ। 
ਜਮੀਨ ਨੂੰ ਕਿਸਾਨੀ ਵਿੱਚ ਇਸ ਸਿਧਾਂਤ ਦੇ ਅਧਾਰ ਉੱਤੇ ਵੈਡਿਆ 
ਗਿਆ ਕਿ ਜਮੀਨ ਉਸੇ ਦੀ ਹੋਣੀ ਚਾਹੀਦੀ ਹੈ ਜਿਹੜਾ ਇਸਨੂੰ 
ਵਾਹੁੰਦਾ ਹੈ। ਇਸ ਨਾਲ ਪੇਂਡੂ ਇਲਾਕਿਆਂ ਵਿੱਚ ਬਰਜੂਆ- 
ਜਮਹੂਰੀ ਇਨਕਲਾਬ ਨੇਪਰੇ ਚੜ੍ਹ ਗਿਆ ਸੀ। ਫਿਰ ਇਹ ਸਵਾਲ 
ਉੱਠਿਆ ਕਿ ਖੇਤੀ ਦਾ ਸਮੂਹਕੀਕਰਨ ਸਰਮਾਏਦਾਰਾ ਅਧਾਰ ਉੱਤੇ 
ਹੋਣਾ ਸੀ ਜਾਂ ਸਮਾਜਵਾਦੀ ਆਧਾਰ ਉੱਤੇ ? ਅਮੀਰ ਅਤੇ ਉੱਪਰਲੇ 
ਮੱਧਵਰਤੀ ਕਿਸਾਨਾਂ ਦੀ ਹਮਾਇਤ ਨਾਲ ਲਿਓ ਸ਼ਾਓ-ਚੀ ਨੇ 
ਇਹ ਦਲੀਲ ਰੱਖੀ ਕਿ ਸਮੂਹਕੀਕਰਨ ਮਸ਼ੀਨੀਕਰਨ ਤੋਂ ਬਿਨਾਂ 
ਅਸੈਭਵ ਹੈ ਅਤੇ ਇਸ ਲਈ ਓਨਾ ਚਿਰ ਉਡੀਕ ਕਰਨੀ ਚਾਹੀਦੀ 
ਹੈ ਜਦ ਤੌਕ ਕਿ ਸਨਅਤ ਲੋੜੀਂਦੀਆਂ ਮਸ਼ੀਨਾਂ ਸਪਲਾਈ ਕਰਨ 
ਲਈ ਤਿਆਰ ਨਹੀਂ ਹੋ ਜਾਂਦੀ। ਓਨਾ ਚਿਰ ਤੱਕ ਖੇਤੀ ਨੂੰ 
ਸਰਮਾਏਦਾਰਾ ਲੀਹ ਉੱਤੇ ਵਿਕਸਤ ਕੀਤਾ ਜਾਵੇ, ਖੇਤੀ ਦੀਆਂ 
ਉਪਜਾਂ ਲਈ ਇੱਕ ਅਜ਼ਾਦ ਮਡੀ ਹੋਵੇ ਅਤੇ ਉਜਰਤੀ-ਕਿਰਤ ਨੂੰ 
ਵਰਤਣ ਤੇ ਜਮੀਨ ਨੂੰ ਖਰੀਦ-ਵੇਚ ਸਕਣ ਦਾ ਹੱਕ ਹੋਵੇ। ਪਰ 
ਇਸ ਨੀਤੀ ਦਾ ਗਰੀਬ ਕਿਸਾਨਾਂ ਨੇ ਸਖ਼ਤ ਵਿਰੋਧ ਕੀਤਾ ਜਿਹੜੇ 
ਸਮੁੱਚੀ ਪੱਡੂ ਵਸੋਂ ਦਾ ਬਹੁਗਿਣਤੀ ਹਿੱਸਾ ਸਨ ਅਤੇ ਇਸ ਲਈ 
ਉਹਨਾਂ ਦੀ ਹਮਾਇਤ ਨਾਲ ਮਾਓ ਜ਼ੇ-ਤੋਗ ਨੇ ਕਦਮ-ਦਰ-ਕਦਮ 
ਸਮਾਜਵਾਦ ਵੱਲ ਵਧਣ ਦੀ ਲੀਹ ਨੂੰ ਪੇਸ਼ ਕੀਤਾ ਜਿਹੜੀ 
ਸਮੂਹਕੀਕਰਨ ਨਾਲ ਸ਼ੁਰੂ ਹੋਣੀ ਸੀ ਅਤੇ ਮਸ਼ੀਨੀਕਰਨ ਬਾਅਦ 
ਵਿੱਚ ਜਾ ਕੇ ਕੀਤਾ ਜਾਣਾ ਸੀ। ਇਹ ਲੀਹ ਕਿਸਾਨਾਂ ਨੂੰ ਇਸ ਦੇ 
ਸਹੀ ਹੋਣ ਦੀ ਪਰਖ ਖੁਦ ਆਪਣੇ ਤਜ਼ਰਬੇ ਰਾਹੀਂ ਕਰਕੇ ਦੇਖਣ ਦਾ 
ਮੌਕਾ ਦੇ ਕੇ ਉਹਨਾਂ ਦੀ ਸਰਗਰਮ ਸਹਿਕਾਰਤਾ ਨੂੰ ਯਕੀਨੀ 
ਬਣਾਉਣ ਲਈ ਤਿਆਰ ਕੀਤੀ ਗਈ ਸੀ: 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ >% ਜੂਨ 2014 % 36 


5।। 58000 4800 5॥10। 0 ੬00 


੧3101੧੧1500600131.60।। 


ਚੇਅਰਮੈਨ ਮਾਓ ਨੇ ਸਾਨੂੰ ਸਿਖਾਇਆ ਹੈ: “ਖੇਤੀ 
ਦੀ ਸਮਾਜਵਾਦੀ ਤਬਦੀਲੀ ਲਈ ਅਸੀਂ ਜਿਹੜਾ ਢੰਗ 
ਅਪਣਾ ਰਹੇ ਹਾਂ ਉਹ “ਕਦਮ-ਬ-ਕਦਮ ਅੱਗੇ ਵਧਣ ਦਾ 
ਢੈਗ ਹੈ” ਇਹ ਢੰਗ ਦਾ ਫਾਇਦਾ ਇਹ ਹੈ ਕਿ “ਇਸ 
ਨਾਲ ਕਿਸਾਨਾਂ ਲਈ ਇਹ ਸੈਭਵ ਹੋ ਸਕਦਾ ਹੈ ਕਿ ਉਹ 
ਰਾਹੀਂ ਉੱਪਰ ਉਠਾ ਸਕਣ ਅਤੇ ਹੌਲੀ-ਹੌਲੀ ਆਪਣੀ 
ਜ਼ਿੰਦਗੀ ਦੇ ਢੰਗ ਨੂੰ ਬਦਲ ਲੈਣ, ਇਸ ਤਰ੍ਹਾਂ ਇਹ ਕਿਸੇ 
ਵੀ ਯਕਦਮ ਬਦਲਾਅ ਦੇ ਅਨੁਭਵ ਨੂੰ ਘੱਟ ਕਰ ਦਿੰਦਾ 

ਹੈ। (ਪੀਕਿੰਗ ਰੀਵਿਊ, ਸਾਲ 1970, ਐਕ 7 .5) 
ਸਮੂਹਕੀਕਰਨ ਦੇ ਚਾਰ ਪੜਾਅ ਸਨ: (1) ਆਪਸੀ 
ਸਹਾਇਤਾ ਟੀਮਾਂ, ਜਿਹੜੀਆਂ ਨਿੱਜੀ ਜਾਇਦਾਦ ਉੱਤੇ ਅਧਾਰਤ 
ਸਨ ਪਰ ਉਹਨਾਂ ਵਿੱਚ ਸਮਾਜਵਾਦ ਦੇ ਕੁਝ ਔਸ਼ ਹੁੰਦੇ ਸਨ (2) 
ਮੁੱਢਲੀ ਸਹਿਕਾਰਤਾ, ਜਿਹੜੀ ਅਰਧ-ਸਮਾਜਵਾਦੀ ਸੀ ਭਾਵੇਂ ਉਸ 
ਵਿੱਚ ਨਿੱਜੀ ਜਾਇਦਾਦ ਦੇ ਕੁਝ ਤੱਤ ਮੌਜੂਦ ਸਨ (3) ਵਿਕਸਤ 
ਸਹਿਕਾਰਤਾ ਜਿਹੜੀ ਕਿ ਪੂਰੀ ਤਰ੍ਹਾਂ ਸਮੂਹਕ ਸੀ; ਅਤੇ (4) ਲੋਕ 
ਤੱਕ ਮਸ਼ੀਨੀਕਰਨ ਨਾਲ ਜੋੜਿਆ ਜਾਂਦਾ ਹੈ। ਆਖ਼ਰੀ ਪੜਾਅ 
ਪੱਡੂ ਇਲਾਕੇ ਵਿੱਚ ਸਮਾਜਵਾਦੀ ਇਨਕਲਾਬ ਦੇ ਨੇਪਰੇ ਚੜ੍ਹਨ 
ਦਾ ਸੂਚਕ ਹੈ । ਜਿਵੇਂ ਕਿ ਅਸੀਂ ਅੱਗੇ ਦੇਖਾਂਗੇ, ਅਜੇ ਵੀ ਨਿੱਜੀ 
ਜਾਇਦਾਦ ਦੇ ਕੁਝ ਤੱਤ ਬਚੇ ਰਹਿੰਦੇ ਹਨ ਪਰ ਉਹ ਇੰਨੇ ਮਹੀਨ 
ਹੁੰਦੇ ਹਨ ਕਿ ਉਹਨਾਂ ਨੂੰ ਬੀਤੇ ਦੀ ਰਹਿੰਦ-ਖੂਹਦ ਹੀ ਕਿਹਾ ਜਾ 

ਸਕਦਾ ਹੈ। 

ਆਪਸੀ-ਸਹਾਇਤਾ ਟੀਮ ਸਭ ਤੋਂ ਛੇਤੀ ਪ੍ਵਾਨ ਕਰ 
ਲਈ ਜਾਂਦੀ ਸੀ ਕਿਉਂਕਿ ਆਪਸੀ ਮਦਦ ਦੀ ਰਵਾਇਤ ਵੱਖ- 
ਵੱਖ ਰੂਪਾਂ ਵਿੱਚ ਬੜੇ ਪੁਰਾਣੇ ਸਮੇਂ ਤੋਂ ਤੁਰੀ ਆ ਰਹੀ ਹੈ (ਪੀਕਿੰਗ 
ਰੀਵਿਊ, ਸਾਲ 1963, ਐਔਕ 44.8) ਅਤੇ ਜਿਹੜੀ ਮੁੱਢਲੇ 
ਕਬੀਲੇ ਦੀ ਇੱਕਜੱਟਤਾ ਤੋਂ ਵਿਕਸਤ ਹੋਈ ਹੈ।ਮੁਕਤੀ ਤੋਂ ਪਹਿਲਾਂ 
ਭੂਮੀਪਤੀ ਦੇ ਕੈਟਰੋਲ ਹੇਠਲੇ ਪੱਡੂ ਜੀਵਨ ਦਾ ਕਬਾਇਲੀ ਅਧਾਰ 
ਅੱਜ ਵੀ ਇੱਕ ਜਿਉਂਦੀ-ਜਾਗਦੀ ਸੱਚਾਈ ਹੈ (ਮਾਓ ਜ਼ੇ-ਤੋਗ 
ਚੋਣਵੀਆਂ ਲਿਖਤਾਂ, ਸੈਂਚੀ 1, ਸਫਾ 93); ਅਤੇ ਇਸ ਲਈ 
ਭੂਮੀਪਤੀਆਂ ਦੀ ਬੇਦਖਲੀ ਤੋਂ ਬਾਅਦ, ਕਿਸਾਨ ਸਭਾਵਾਂ ਦੀ 
ਅਗਵਾਈ ਥੱਲੋ ਪਿਡਾਂ ਦੇ ਲੋਕਾਂ ਲਈ ਖ਼ਦ ਨੂੰ ਆਪਸੀ-ਸਹਾਇਤਾ 
ਟੀਮਾਂ ਵਿੱਚ ਜਥੇਬਦ ਕਰਨਾ ਇੱਕ ਸੌਖਾ ਕਦਮ ਸੀ ।ਹਰੇਕ ਪਰਿਵਾਰ 
ਕੋਲ ਆਪਣਾ ਨਿੱਜੀ ਖੇਤ ਹੁੰਦਾ ਸੀ ਅਤੇ ਆਪਣੇ ਖੁਦ ਦੇ ਮਵੇਸ਼ੀ 
ਰੂਪ ਵਿੱਚ ਕਰਦੇ ਸਨ ਅਤੇ ਇਸ ਤਰ੍ਹਾਂ ਆਪਣੀ ਪੈਦਾਵਾਰ ਵਧਾਉਣ 
ਦੇ ਕਾਬਲ ਹੋ ਗਏ। ਉਹ ਨਕਦੀ ਦੇ ਰੂਪ ਵਿੱਚ ਰਾਜ ਨੂੰ ਟੈਕਸ 
ਅਦਾ ਕਰਦੇ ਸਨ ਅਤੇ ਆਪਣੀਆਂ ਖੁਦ ਦੀਆਂ ਲੋੜਾਂ ਦੀ ਪੂਰਤੀ 
ਸਨ । ਇਸੇ ਦੌਰਾਨ ਉਹਨਾਂ ਨੇ ਕਿਰਤ ਦੀ ਕੁਝ-ਕੁਝ ਸਧਾਰਨ ਵੰਡ 
ਸ਼ੁਰੂ ਕੀਤੀ ਅਤੇ ਕੁਝ ਸਮੂਹਕ ਜਾਇਦਾਦ ਵੀ ਇਕੱਤਰ ਕਰ ਲਈ । 
ਇਸ ਤਰ੍ਹਾਂ, ਸਮੂਹਕ ਕਿਰਤ ਅਤੇ ਵਿਅਕਤੀਗਤ ਪ੍ਰਬਧਨ ਵਿਚਾਲੇ 


ਵਿਰੋਧਤਾਈ ਪੈਦਾ ਹੋ ਗਈ। 

ਆਪਸੀ-ਸਹਾਇਤਾ ਟੀਮਾਂ ਤੋਂ ਮੱਢਲੀ ਸਹਿਕਾਰਤਾ 
ਵੱਲ ਤਬਦੀਲੀ 1953-55 ਦੇ ਸਾਲਾਂ ਵਿੱਚ ਹੋਈ । ਮਾਲਕੀ ਦੇ 
ਢਾਂਚੇ ਵਿੱਚ ਕੋਈ ਬਦਲਾਅ ਨਹੀਂ ਆਇਆ ਪਰ ਹੁਣ ਸਮੱਚਾ 
ਖੇਤ ਏਕੀਕ੍ਰਿਤ ਪ੍ਰਬਧ ਹੇਠ ਵਾਹਿਆ ਜਾਂਦਾ ਸੀ।ਖੇਤੀ ਉੱਤੇ ਟੈਕਸ 
ਦੀ ਅਦਾਇਗੀ ਹੋ ਜਾਣ ਤੋਂ ਬਾਅਦ, ਕੁਲ ਆਮਦਨ ਨੂੰ ਦੋ 
ਹਿੱਸਿਆਂ ਵਿੱਚ ਵੰਡਿਆ ਜਾਂਦਾ ਸੀ। ਹਰੇਕ ਪਰਿਵਾਰ ਆਪਣੇ 
ਖੇਤ ਦੇ ਅਕਾਰ ਦੇ ਹਿਸਾਬ ਨਾਲ ਆਮਦਨ ਵਿੱਚੋਂ ਜਮੀਨ ਲਈ 
ਅਦਾਇਗੀ ਹਾਸਲ ਕਰਦਾ ਸੀ ਅਤੇ ਬਾਕੀ ਬਚਿਆ ਜਿਹੜਾ 
ਵਡੇਰਾ ਹਿੱਸਾ ਹੈਦਾ ਸੀ, ਉਜਰਤਾਂ ਦੇ ਰੂਪ ਵਿੱਚ ਵੰਡਿਆ ਜਾਂਦਾ 
ਸੀ।ਹਰੇਕ ਮੈਂਬਰ ਦੀ ਉਜਰਤ 'ਹਰੇਕ ਤੋਂ ਉਸਦੀ ਯੋਗਤਾ ਅਨੁਸਾਰ, 
ਹਰੇਕ ਨੂੰ ਉਸਦੇ ਕੌਮ ਅਨੁਸਾਰ” ਦੇ ਸਮਾਜਵਾਦੀ ਸਿਧਾਂਤ ਦੇ ਅਧਾਰ 
ਉੱਤੇ ਉਸ ਦੁਆਰਾ ਕੀਤੇ ਕੈਮ ਦੀ ਮਾਤਰਾ ਅਤੇ ਗੁਣਾਤਮਕਤਾ ਤੋਂ 
ਤੈਅ ਹੈਦੀ ਸੀ ।ਪੈਦਾਵਾਰ ਵਿੱਚ ਵਾਧਾ ਹੋਇਆ ਕਿਉਂਕਿ ਏਕੀਕ੍ਰਿਤ 
ਕਰਨਾ ਸੈਭਵ ਹੋ ਗਿਆ ਸੀ। ਇਸ ਤਰ੍ਹਾਂ ਏਕੀਕ੍ਰਿਤ ਪ੍ਬਧਨ ਅਤੇ 
ਖਿਡੀ ਹੋਈ ਮਾਲਕੀ ਵਿਚਾਲੇ ਵਿਰੋਧਤਾਈ ਖੜੀ ਹੋ ਗਈ । 
ਤਬਦੀਲੀ 1956 ਵਿੱਚ ਹੋਈ । ਜਮੀਨ ਲਈ ਅਦਾਇਗੀਆਂ ਨੂੰ 
ਬਦ ਕਰ ਦਿੱਤਾ ਗਿਆ। ਜਮੀਨ ਦੀ ਮਾਲਕੀ ਹੁਣ ਪੂਰੀ ਤਰ੍ਹਾਂ 
ਸਮੂਹਕ ਸੀ । ਖੇਤੀ ਵਿੱਚ ਕੌਮ ਆਉਣ ਵਾਲੇ ਮਵੇਸ਼ੀ, ਸੈਦ ਅਤੇ 
ਪੈਦਾਵਾਰ ਦੇ ਬਾਕੀ ਸਾਰੇ ਮੁੱਖ ਸਾਧਨ ਸਮੂਹਕ ਜਾਇਦਾਦ ਵਿੱਚ 
ਬਦਲੇ ਗਏ ਸਨ। ਅਜਿਹਾ ਉਹਨਾਂ ਦੀ ਕੀਮਤ ਦੇ ਬਰਾਬਰ 
ਸਹਿਕਾਰਤਾ ਵਿੱਚ ਕੁਝ ਸ਼ੇਅਰ ਰੱਖ ਕੇ ਅਤੇ ਬਾਕੀ ਨੂੰ ਕਿਸ਼ਤਾਂ 
ਵਿੱਚ ਤਾਰਨਾ ਤੈਅ ਕਰਕੇ ਕੀਤਾ ਗਿਆ । ਆਮਦਨ ਨੂੰ ਇਸ ਤਰ੍ਹਾਂ 
ਵੰਡਿਆ ਜਾਂਦਾ ਸੀ: ਰਾਜ ਨੂੰ ਟੈਕਸ ਦੇ ਰੂਪ ਵਿੱਚ ਜਾਂ ਵੇਚਣ ਦੇ 
ਰੂਪ ਵਿੱਚ ਹਿੱਸਾ ਤਾਰ ਦੇਣ ਤੋਂ ਬਾਅਦ ਅਤੇ ਪੈਦਾਵਾਰ ਤੇ ਪ੍ਰਬਧਨ 
ਦੀ ਲਾਗਤ ਦੀ ਕਟੌਤੀ ਕਰਨ ਲੈਣ ਤੋਂ ਬਾਅਦ, ਇੱਕ ਹਿੱਸਾ 
ਰਾਖਵੇਂ ਫੈਡ ਅਤੇ ਜਨਤਕ ਭਲਾਈ ਫੈਡ ਦੇ ਰੂਪ ਵਿੱਚ ਕੱਟ ਲਿਆ 
ਜਾਂਦਾ ਸੀ। ਬਾਕੀ ਬਚੇ ਨੂੰ ਉਜਰਤਾਂ ਦੇ ਰੂਪ ਵਿੱਚ ਵੰਡ ਲਿਆ 
ਜਾਂਦਾ ਸੀ। ਰਾਖਵਾਂ ਫੇਡ ਮੜ-ਨਿਵੇਸ਼ ਲਈ ਅਤੇ ਸੈਕਟ ਸਮੇਂ 
ਵਰਤਿਆ ਜਾਂਦਾ ਸੀ, ਜਨਤਕ ਭਲਾਈ ਫੋਡ ਬਜ਼ੁਰਗਾਂ ਤੇ ਕੌਮ 
ਕਰਨ ਦੇ ਅਯੋਗ ਵਿਅਕਤੀਆਂ ਅਤੇ ਉਹਨਾਂ ਵੱਡੇ ਪਰਿਵਾਰਾਂ ਦੀ 
ਮਦਦ ਲਈ ਵਰਤਿਆ ਜਾਂਦਾ ਸੀ ਜਿਹਨਾਂ ਕੋਲ ਥੋੜ੍ਹੀ ਜਮੀਨ ਸੀ। 
ਨਾਲ ਵਿਕਸਤ ਹੋ ਰਹੀਆਂ ਸਨ ਕਿ ਕੌਂਝ ਸਾਲਾਂ ਬਾਅਦ ਹੀ 
ਵਿਕਸਤ ਸਹਿਕਾਰਤਾਵਾਂ ਵੀ ਨਾਕਾਫ਼ੀ ਹੋ ਗਈਆਂ। ਇਹ 
ਸਹਿਕਾਰਤਾਵਾਂ ਉਸ ਇਲਾਕੇ ਦੀ ਸਥਾਨਕ ਸਰਕਾਰ- ਜਿਸ 
ਇਲਾਕੇ ਵਿੱਚ ਇਹ ਸਥਿਤ ਹੈਦੀਆਂ ਸਨ- ਦੇ ਪ੍ਰਸ਼ਾਸ਼ਨ ਅਧੀਨ 
ਸਨ ।ਹੋਰ ਵਡੇਰੀ ਅਤੇ ਵਿਸਤ੍ਰਿਤ ਇਕਾਈ ਦੀ ਲੋੜ ਪੈਦਾ ਹੋ ਗਈ 
ਸੀ ਜਿਹੜੀ ਵੱਡ-ਪੱਧਰੀ ਖੇਤੀ ਦੇ ਵਿਕਾਸ ਅਤੇ ਖੇਤੀ ਨੂੰ ਸਨਅਤ 
ਨਾਲ ਜੋੜਨ ਦੇ ਫਿੱਟ ਹੋਵੇ। ੪ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ >% ਜੂਨ 2014 ੨ 37 


5।। 58000 4800 5॥10। 0 ੬00 


੧3101੧੧15006001ਗ1.60।। 


ਲਾ (ਗਾਵਤ 7 


ਚ ਤਕ ਤਕ ਜਗ ਜਗ ਜਕਗ ਜਗ ਕਤ ਫਕ ਭਨੀੱ 


ਵਰਤੋਂ ਲਈ ਪੈਦਾਵਾਰ 


(/ਦੁਸਗਾੰ /ਕੈਸ਼ਤ -- ਲੜਾ ਜੌੜਨ ਲਈਂ //ਛਲਾ ਅੰਕ ਵੇਖੋ) 


3. ਲੋਕ ਕਮਿਊਨ 

ਲੋਕ ਕਮਿਊਨ ਕਿਸਾਨਾਂ ਦੀ ਸਰਗਰਮੀ ਦੇ ਉਸ ਮਹਾਨ 
ਉਭਾਰ ਸਮੇਂ ਹੋਂਦ ਵਿੱਚ ਆਏ ਜਿਸਨੇ 1958 ਦੇ ਵਰ੍ਹੇ ਸਮੁੱਚੇ ਦੇਸ਼ ਨੂੰ 
ਆਪਣੇ ਕਲਾਵੇ ਵਿੱਚ ਲੈ ਲਿਆ ਸੀ। ਉਹ ਕੋਲ-ਕੋਲ ਸਥਿਤ 
ਸਹਿਕਾਰਤਾਵਾਂ ਨੂੰ ਇਕੱਠਿਆਂ ਕਰਕੇ ਕਾਇਮ ਕੀਤੇ ਗਏ ਤਾਂ ਕਿ 
ਹੜ੍ਹਾਂ ਨੂੰ ਕਾਬੂ ਕਰਨ, ਪਾਣੀ ਬਚਾਉਣ, ਜੈਗਲ ਕੱਟਣ ,ਮੱਛੀਪਾਲਣ 
ਸਕੇ। ਇਸ ਤੋਂ ਇਲਾਵਾ, ਬਹੁਤ ਸਾਰੇ ਕਮਿਊਨਾਂ ਨੇ ਟਰੈਕਟਰ 
ਬਣਾਉਣ, ਰਸਾਇਣਿਕ ਖਾਦਾਂ ਅਤੇ ਪੈਦਾਵਾਰ ਦੇ ਹੋਰ ਸਾਧਨਾਂ ਨੂੰ 
ਬਣਾਉਣ ਲਈ ਆਪਣੀਆਂ ਫੈਕਟਰੀਆਂ ਵੀ ਲਗਾਈਆਂ ।ਸਥਾਨਕ 
ਸੌਨਅਤ ਨੇ ਕਈ ਉਦੇਸ਼ ਪੂਰੇ ਕੀਤੇ ਵਿਹਲੇ ਸੀਜਨ ਦੌਰਾਨ ਖੇਤ- 
ਕਿਰਤ ਨੂੰ ਸਮੋ ਲਿਆ ਅਤੇ ਪੱਡੂ ਇਲਾਕਿਆਂ ਨੂੰ ਆਤਮ-ਨਿਰਭਰ 
ਬਣਾ ਕੇ ਕੇਂਦਰ ਸਰਕਾਰ ਉੱਤੇ ਉਹਨਾਂ ਦੀ ਨਿਰਭਰਤਾ ਘਟਾਈ । 
ਇਹ ਆਖਰੀ ਬਿੰਦੂ ਕੌਮੀ ਸੁਰੱਖਿਆ ਦੇ ਪੱਖ ਤੋਂ ਖਾਸ ਤੌਰ 'ਤੇ ਅਹਿਮ 
ਹੈ। ਹਰੇਕ ਕਮਿਊਨ ਕੋਲ ਲੋਕ-ਮੁਕਤੀ ਫੌਜ ਦੀਆਂ ਸਥਾਨਕ 
ਇਕਾਈਆਂ ਦੁਆਰਾ ਗੁਰੀਲਾ ਜੈਗ ਦੀ ਸਿਖਲਾਈ ਪ੍ਰਾਪਤ ਖੁਦ ਦਾ 
ਲੋਕ-ਮਿਲੀਸ਼ੀਆ ਸੀ ਅਤੇ ਨਾਲ-ਨਾਲ ਲੋਕ-ਮਕਤੀ ਫੌਜ ਦੀ 
ਲਈ ਹੁਨਰਮੋਦ ਕਿਰਤ ਮੁਹੱਈਆ ਕਰਵਾਉਂਦੀ ਸੀ। 

ਚੀਨ ਦੇ ਸਮੁੱਚੇ ਪੱਡੂ ਖੇਤਰ ਵਿੱਚ 70,000 ਤੋਂ ਉੱਤੇ 
ਕਮਿਊਨ ਸਨ। ਉਹ ਅਕਾਰ ਵਿੱਚ, ਭੌਤਿਕ ਹਾਲਤਾਂ ਪੱਖੋਂ ਅਤੇ 
ਆਰਥਕ ਪੱਧਰ ਵਿੱਚ ਬਹੁਤ ਵੱਖਰੇ ਸਨ ਪਰ ਉਹਨਾਂ ਦੀ ਆਮ 
ਬਣਤਰ ਇੱਕੋ ਜਿਹੀ ਹੈ। ਹਰੇਕ ਕਮਿਊਨ ਵਿੱਚ ਬਹੁਤ ਸਾਰੀਆਂ 
ਵਿੱਚ ਬਹੁਤ ਸਾਰੀਆਂ ਪੈਦਾਵਾਰੀ ਟੀਮਾਂ ਹੁੰਦੀਆਂ ਹਨ। ਇੱਕ ਆਮ 
ਉਦਾਹਰਨ ਲਈ, ਸ਼ੇਨਸੀ ਸੂਬੇ ਦਾ ਇੱਕ ਮੱਧਵਰਤੀ ਅਕਾਰ ਦਾ 
ਕਮਿਊਨ 23 ਵਿਕਸਤ ਸਹਿਕਾਰਤਾਵਾਂ ਨੂੰ ਮਿਲਾ ਕੇ ਬਣਾਇਆ 
ਗਿਆ ਸੀ। ਇਸ ਵਿੱਚ 23 ਪੈਦਾਵਾਰ ਬ੍ਰਿਗੇਡ ਸਨ ਅਤੇ 81 
ਪੈਦਾਵਾਰੀ ਟੀਮਾਂ ਸਨ ਜਿਸ ਦੇ ਕੁਲ 21,000 ਵਿਅਕਤੀ ਮੈਂਬਰ 
ਸਨ ਜਿਹੜੇ 4100 ਘਰਾਂ ਵਿੱਚ ਵੰਡੇ ਹੋਏ ਸਨ। 

ਪੈਦਾਵਾਰੀ ਟੀਮ ਕੋਲ ਆਪਣੀ ਜਮੀਨ, ਆਪਣੇ ਮਵੇਸ਼ੀ 
ਅਤੇ ਸੈਦ ਹੈਦੇ ਹਨ । ਇਹ ਬ੍ਰਿਗੇਡ ਦੀ ਮਾਲਕੀ ਵਾਲੀਆਂ ਛੋਟੀਆਂ 
ਮਸ਼ੀਨਾਂ ਤੇ ਮੁਰੰਮਤ ਕਰਨ ਦੀਆਂ ਦੁਕਾਨਾਂ ਨੂੰ ਅਤੇ ਕਮਿਊਨ ਦੀ 
ਮਾਲਕੀ ਅਧੀਨ ਆਉਂਦੀਆਂ ਵੱਡੀਆਂ ਮਸ਼ੀਨਾਂ ਨੂੰ ਵਰਤਦੀ ਹੈ। 
ਇਹ ਆਪਣੇ ਖੁਦ ਦੇ ਆਗੂਆਂ ਨੂੰ ਚੁਣਦੀ ਹੈ, ਆਪਣਾ ਹਿਸਾਬ- 
ਕਿਤਾਬ ਰੱਖਦੀ ਹੈ ਅਤੇ ਆਪਣੇ ਅਧੀਨ ਵੰਡ ਦਾ ਇਤਜ਼ਾਮ ਕਰਦੀ 


# ਜਾਰਜ ਥਾਸਨ 


ਹੈ। ਮੈਂਬਰ ਹਰ ਸਾਲ ਆਪਣੀ ਆਮਦਨ ਨੂੰ ਆਪਸ ਵਿੱਚ ਵੰਡਦੇ 
ਹਨ । ਸਭ ਤੋਂ ਪਹਿਲਾਂ , ਉਹ ਪੈਦਾਵਾਰ ਤੇ ਪ੍ਰਬੋਧ ਦੇ ਖਰਚਿਆਂ ਦੇ 
ਭੁਗਤਾਨ ਲਈ , ਰਾਜਕੀ ਟੈਕਸਾਂ ਦੀ ਅਦਾਇਗੀ ਲਈ ਅਤੇ ਵਾਧੂ 
ਅਨਾਜ ਦੇ ਓਨੇ ਹਿੱਸੇ ਨੂੰ ਚੁਕਤਾ ਕਰਨ ਲਈ ਰਕਮ ਨੂੰ ਵੱਖਰਾ 
ਕਰ ਲੈਂਦਾ ਹੈ ਜਿਨਾ ਰਾਜ ਨੂੰ ਵੇਚਣ ਦਾ ਉਸਨੇ ਇਕਰਾਰ ਕੀਤਾ 
ਹੁੰਦਾ ਹੈ। (ਰਾਜਕੀ ਟੈਕਸ ਸਮੇਂ-ਸਮੇਂ ਉੱਤੇ ਬਦਲਦਾ ਰਹਿੰਦਾ ਹੈ 
ਅਤੇ ਕੁਦਰਤੀ ਕਾਰਨਾਂ ਕਰਕੇ ਫਸਲਾਂ ਦੀ ਪੈਦਾਵਾਰ ਘਟਣ ਉੱਤੇ 
ਇਹ ਘੱਟ ਕੀਤਾ ਜਾ ਸਕਦਾ ਹੈ।) ਨਿਰੋਲ ਆਮਦਨ ਨੂੰ ਫਿਰ ਇਸ 
ਤਰ੍ਹਾਂ ਵੰਡਿਆ ਜਾਂਦਾ ਹੈ: ਇੱਕ ਹਿੱਸਾ ਰਾਖਵੇਂ ਫੈਡ ਤੇ ਵਿਕਾਸ ਫੈਡ 
ਨੂੰ ਚਲਾ ਜਾਂਦਾ ਹੈ, ਇੱਕ ਹੋਰ ਹਿੱਸਾ ਭਲਾਈ ਫੈਡ ਲਈ ਰੱਖਿਆ 
ਜਾਂਦਾ ਹੈ ਅਤੇ ਬਾਕੀ ਬਚਿਆ ਜਿਹੜਾ 70-75 ਫੀਸਦੀ ਹੰਦਾ 
ਹੈ, ਉਜਰਤਾਂ ਦੇ ਰੂਪ ਵਿੱਚ ਵੰਡਿਆ ਜਾਂਦਾ ਹੈ। ਜਦੋਂ ਟੀਮ ਉਜਰਤਾਂ 
ਦੀ ਦਰ ਤੈਅ ਕਰਨ ਲਈ ਇਕੱਠੀ ਹੈਦੀ ਹੈ ਤਾਂ ਹਰੇਕ ਮੈਂਬਰ 
ਆਪਣੇ ਦੁਆਰਾ ਕੀਤੇ ਗਈ ਕੌਮ ਦੀ ਤਫਸੀਲ ਪੇਸ਼ ਕਰਦਾ ਹੈ। 
ਇਸ ਉੱਤੇ ਦੂਜੇ ਮੈਂਬਰ ਉਸ ਨਾਲ ਮਾਤਰਾ ਤੇ ਗੁਣਾਤਮਕਤਾ ਦੇ 
ਪੱਖ ਉੱਤੇ ਵਿਚਾਰ-ਵਟਾਂਦਰਾ ਕਰਦੇ ਹਨ ਅਤੇ ਐਤ ਵਿੱਚ ਇਹ 
ਹਿਸਾਬ ਲਗਾਇਆ ਜਾਂਦਾ ਹੈ ਕਿ ਕਿੰਨੇ 'ਕੌੰਮ ਦੇ ਐਕ” ਦਿੱਤੇ 
ਜਾਣ। ਇਹ ਫਰਕ ਜ਼ਿਆਦਾ ਨਹੀਂ ਹੈਦਾ ਅਤੇ ਲਗਾਤਾਰ ਘਟਦਾ 
ਜਾ ਰਿਹਾ ਹੈ। ਪ੍ਰਸ਼ਾਸਕੀ ਕਾਮਿਆਂ ਨੂੰ ਬਰਾਬਰ ਦਰ ਉੱਤੇ ਉਜਰਤ 
ਦੀ ਅਦਾਇਗੀ ਕੀਤੀ ਜਾਂਦੀ ਹੈ। ਉਹਨਾਂ ਸਾਰਿਆਂ ਨੂੰ ਬਰਾਬਰ 
ਸਰੀਰਿਕ ਮਿਹਨਤ ਦਾ ਕੌਮ ਕਰਨਾ ਪੈਂਦਾ ਹੈ ਅਤੇ ਉਹਨਾਂ ਦੀਆਂ 
ਉਜਰਤਾਂ ਦੀ ਗਣਨਾ ਵੀ “ਕੌਮ ਦੇ ਉਹਨਾਂ ਅਕਾਂ” ਦੇ ਅਧਾਰ ਉੱਤੇ 
ਕੀਤੀ ਜਾਂਦੀ ਹੈ ਜਿਹੜੇ ਉਹਨਾਂ ਨੇ ਖੇਤਾਂ ਵਿੱਚ ਕੈਮ ਦੌਰਾਨ ਹਾਸਲ 
ਕੀਤੇ ਹੁੰਦੇ ਹਨ। ਨਕਦੀ ਰੂਪ ਵਿੱਚ ਉਜਰਤ ਹਾਸਲ ਕਰਨ ਤੋਂ 
ਇਲਾਵਾ, ਹਰੇਕ ਮੈਂਬਰ ਨੂੰ ਅਨਾਜ, ਸਬਜ਼ੀਆਂ, ਨਮਕ ਅਤੇ ਬਾਲਣ 
ਲਈ ਲੱਕੜੀ ਦੀ ਮੁਫਤ ਸਪਲਾਈ ਮਿਲਦੀ ਹੈ। 

ਹਰੇਕ ਪਰਿਵਾਰ ਕੋਲ ਆਪਣਾ ਘਰ ਹੁੰਦਾ ਹੈ ਜਿਸ ਦਾ 
ਨੂੰ ਵੇਚਿਆ ਜਾਂ ਕਿਰਾਏ ਉੱਤੇ ਨਹੀਂ ਦਿੱਤਾ ਜਾ ਸਕਦਾ। ਉਸਨੂੰ 
ਦੀ ਵੀ ਆਗਿਆ ਹੈਦੀ ਹੈ । ਇਹਨਾਂ ਬਗੀਚਿਆਂ ਦੀ ਵਰਤੋਂ ਸਬਜ਼ੀ 
ਉਗਾਉਣ, ਸੂਰ ਜਾਂ ਮੁਰਗੀਆਂ ਪਾਲਣ ਲਈ ਕੀਤੀ ਜਾਂਦੀ ਹੈ। 
ਇਹ ਪੈਦਾਵਾਰ ਆਮ ਤੌਰ 'ਤੇ ਘਰੇਲੂ ਖਪਤ ਲਈ ਹੁੰਦੀ ਹੈ , ਭਾਵੇਂ 
ਜੇ ਇਹ ਵਾਧੂ ਹੋਵੇ ਤਾਂ ਰਾਜ ਦੁਆਰਾ ਤੈਅ ਕੀਤੀਆਂ ਕੀਮਤਾਂ 
ਉੱਤੇ ਵੇਚੀ ਵੀ ਜਾ ਸਕਦੀ ਹੈ। ਇਹ ਬਗੀਚੇ ਇਸ ਸ਼ਰਤ ਉੱਤੇ 
ਰੱਖਣ ਦਿੱਤੇ ਜਾਂਦੇ ਹਨ ਕਿ ਸਮੂਹਕ-ਖੇਤ ਵਿੱਚ ਕੌਮ ਨੂੰ ਪਹਿਲ 
ਦਿੱਤੀ ਜਾਵੇਗੀ। ਉਹਨਾਂ ਦਾ ਅਕਾਰ ਪਰਿਵਾਰ ਦੇ ਅਕਾਰ ਦੇ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਜੁਲਾਈ 2014 % 30 


5।। 58000 4800 5॥10। 0 €00॥ 


੧31੧01੧੧15006001ਗ1.60।। 


ਹਿਸਾਬ ਅਨੁਸਾਰ ਬਹੁਤ ਸਖਤ ਕੇਟਰੋਲ ਹੇਠ ਹੁੰਦਾ ਹੈ ਅਤੇ ਖੇਤੀ 
ਅਧੀਨ ਕੌਲ ਰਕਬੇ ਦਾ ਛੇ ਜਾਂ ਸੱਤ ਫੀਸਦੀ ਤੋਂ ਵੱਧ ਨਹੀਂ ਹੁੰਦਾ। 
ਹੋਰ ਵੀ ਕਈ ਸਹਾਇਕ ਧੰਦੇ ਹੁੰਦੇ ਹਨ ਜਿਵੇਂ ਲੱਕੜ ਦੀ ਕਾਰੀਗਰੀ 
ਦਾ ਕੌਮ ਅਤੇ ਕੱਪੜੇ ਬਣਨ ਦਾ ਕੌਮ ਜਿਹੜੇ ਅਜਿਹੀਆਂ ਸ਼ਰਤਾਂ 
ਅਧੀਨ ਕੀਤੇ ਜਾ ਸਕਦੇ ਹਨ । 
ਆਪਣੀ ਆਮਦਨ ਵਿੱਚ ਵਾਧਾ ਕਰਨ ਵਿੱਚ ਕਾਫ਼ੀ ਮਦਦਗਾਰ ਹੁੰਦੇ 
ਹਨ ਪਰ ਅਜਿਹੇ ਸੈਕੇਤ ਮਿਲ ਰਹੇ ਹਨ ਕਿ ਉਹਨਾਂ ਦੀ ਮਹੋਤਤਾ 
ਘਟ ਰਹੀ ਹੈ। ਕੁਂਝ ਕਮਿਊਨਾਂ ਵਿੱਚ ਇੰਕ ਪੈਦਾਵਾਰੀ ਟੀਮ ਨਾਲ 
ਸਬੈਧਿਤ ਬਗੀਚਿਆਂ ਨੂੰ ਇੱਕੋ ਖੇਤ ਦੇ ਰੂਪ ਵਿੱਚ ਇਕੌਠਿਆਂ ਕੀਤਾ 
ਜਾ ਚੁੱਕਾ ਹੈ ਜਿਹਨਾਂ ਉੱਤੇ ਸਮੂਹਕ ਰੂਪ ਵਿੱਚ ਕਾਸ਼ਤ ਕੀਤੀ ਜਾਂਦੀ 
ਹੈ । ਸਮੂਹਕੀਕਰਨ ਵੇਲ ਇਹ ਪਹਿਲਾ ਕਦਮ ਹੈ। 

ਪੈਦਾਵਾਰ ਦੀ ਯੋਜਨਾਬੈਦੀ ਕਮਿਊਨ ਦੀ ਇਨਕਲਾਬੀ 
ਕਮੇਟੀ ਦੁਆਰਾ ਕੀਤੀ ਜਾਂਦੀ ਹੈ ਜਿਸਦੇ ਮੈਂਬਰ ਚੁਣੇ ਹੋਏ ਹੁੰਦੇ 
ਹਨ, ਤੁਰਤ ਵਾਪਸ ਬੁਲਾਏ ਜਾ ਸਕਦੇ ਹਨ ਅਤੇ ਲੋਕਾਂ ਨੂੰ ਸਿੱਧਾ 
ਜਵਾਬਦੇਹ ਹੈਦੇ ਹਨ । ਕਮਿਊਨ ਦੀ ਯੋਜਨਾ ਸੂਬੇ ਦੀ ਯੋਜਨਾਬਦੀ 
ਦਾ ਹਿੱਸਾ ਹੁੰਦੀ ਹੈ ਅਤੇ ਜਿਹੜੀ ਮੋੜਵੇਂ ਰੂਪ ਵਿੱਚ ਰਾਜਕੀ ਯੋਜਨਾ 
ਦਾ ਹਿੱਸਾ ਹੁੰਦੀ ਹੈ। ਖੇਤੀ ਉਪਜਾਂ ਦੀਆਂ ਕੀਮਤਾਂ ਕਮਿਊਨ ਅਤੇ 
ਰਾਜ ਪਹਿਲਾਂ ਹੀ ਤੈਅ ਕਰ ਲੈਂਦੇ ਹਨ ਅਤੇ ਲੋੜ ਪੈਣ ਉੱਤੇ ਕਮਿਊਨ 
ਦੇ ਪੱਖ ਵਿੱਚ ਇਹਨਾਂ ਵਿੱਚ ਅਦਲਾ-ਬਦਲੀ ਵੀ ਕੀਤੀ ਜਾ 
ਸਕਦੀ ਹੈ। ਇਸ ਤਰ੍ਹਾਂ, ਜੇ ਪੈਦਾਵਾਰ ਜ਼ਿਆਦਾ ਹੋ ਜਾਂਦੀ ਹੈ ਤਾਂ 
ਰਾਜ ਤੈਅਸ਼ੁਦਾ ਕੀਮਤ ਉੱਤੇ ਫਸਲ ਖਰੀਦ ਲੈਂਦਾ ਹੈ ਅਤੇ ਘੱਟ 
ਕੀਮਤ ਉੱਤੇ ਵੇਚਦਾ ਹੈ। ਇਸ ਢੌਗ ਨਾਲ ਪੈਦਾਕਾਰ ਸਪਲਾਈ 
ਵਾਧੂ ਪੈਦਾਵਾਰ ਦਾ ਇੱਕ ਹਿੱਸਾ ਵਪਾਰਕ ਕਮਿਊਨਾਂ ਨੂੰ ਵੇਚਿਆ 
ਜਾ ਸਕਦਾ ਹੈ, ਪ੍ਰੰਤੂ ਅਜਿਹੀ ਕੋਈ ਮੋਡੀ ਨਹੀਂ ਹੈ ਜਿਸ ਵਿੱਚ 
ਚੀਜ਼ਾਂ ਨੂੰ ਮਨਮਾਨੀਆਂ ਕੀਮਤਾਂ ਉੱਤੇ ਵੇਚਿਆ ਜਾ ਸਕਦਾ ਹੋਵੇ ਤੇ 
ਕਮਿਊਨਾਂ ਵਿਚਕਾਰ ਵਪਾਰਕ ਮੁਕਾਬਲੇ ਦਾ ਅਤੇ ਨਾ ਹੀ ਨਿੱਜੀ 
ਮੁਨਾਫਾਖੋਰੀ ਲਈ ਕੋਈ ਸਕੋਪ ਨਹੀਂ ਹੈ। ਬਦਲੇ ਵਿੱਚ, ਰਾਜ 
ਕਮਿਊਨਾਂ ਨੂੰ ਮਸ਼ੀਨਰੀ ਅਤੇ ਸਨਅਤੀ ਉਪਭੋਗਤਾ ਚੀਜ਼ਾਂ 
ਮੁਹੱਈਆ ਕਰਵਾਉਂਦੀ ਹੈ। ਇਹ ਰਾਜ ਦੀ ਨੀਤੀ ਹੈ ਕਿ ਖੇਤੀਬਾੜੀ 
ਲਈ ਮਸ਼ੀਨਰੀ ਨੂੰ ਪੈਦਾਵਾਰ ਦੀ ਲਾਗਤ ਤੋਂ ਘੱਟ ਕੀਮਤਾਂ ਉੱਤੇ 
ਵੇਚਿਆ ਜਾਵੇ ਤਾਂ ਕਿ ਖੇਤੀ ਅਤੇ ਸੌਨਅਤ ਵਿੱਚ ਪੈਦਾਵਾਰਤਾ 
ਵਿੱਚ ਫਰਕ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ । 

ਪੈਦਾਵਾਰ ਦੀ ਇੱਕ ਇਕਾਈ ਹੋਣ ਤੋਂ ਇਲਾਵਾ, 
ਕਮਿਊਨ ਆਵਾਜਾਈ, ਸੈਚਾਰ ਅਤੇ ਹੋਰ ਕਈ ਕਿਸਮ ਦੀਆਂ 
ਵਪਾਰਕ, ਵਿੱਦਿਅਕ, ਮੈਡੀਕਲ ਤੇ ਹੋਰ ਸੇਵਾਵਾਂ ਜਿਵੇਂ ਦੁਕਾਨਾਂ, 
ਕ੍ਰੈਡਿਟ ਤੇ ਬੱਚਤ ਬੈਂਕਾਂ, ਸਕੂਲਾਂ, ਕਲੀਨਿਕਾਂ ਅਤੇ ਬਜ਼ੁਰਗਾਂ ਲਈ 
ਘਰਾਂ ਲਈ ਜ਼ਿੰਮੇਵਾਰ ਹੁੰਦਾ ਹੈ। ਇਸ ਸਭ ਦੀ ਮਾਲਕੀ ਕਮਿਊਨ 
ਕੋਲ ਹੁੰਦੀ ਹੈ । ਪ੍ਰਸ਼ਾਸਕੀ ਅਮਲੇ ਅਤੇ ਦਫ਼ਤਰੀ ਕਾਮਿਆਂ ਨੂੰ ਕੋਈ 
ਵੀ ਵਿਸ਼ੇਸ਼ਧਿਕਾਰ ਨਹੀਂ ਮਿਲਦੇ ਅਤੇ ਨੌਕਰਸ਼ਾਹੀ ਦੇ ਵਾਧੇ ਨੂੰ 
ਰੋਕਣ ਲਈ, ਉਹਨਾਂ ਨੂੰ ਆਪਣੇ ਸਮੇਂ ਦੇ ਇੱਕ ਹਿੱਸੇ ਲਈ ਫੈਕਟਰੀ 
ਜਾਂ ਖੇਤਾਂ ਵਿੱਚ ਕੰਮ ਕਰਨਾ ਪੈਂਦਾ ਹੈ। ਕਮਿਊਨ ਸਥਾਨਕ 


ਨੁਮਾਇਦਾ ਚੁਣਨ ਲਈ ਵੀ ਜ਼ਿੰਮੇਵਾਰ ਹੁੰਦਾ ਹੈ। 


ਲੈਣੇ ਹੁੰਦੇ ਹਨ ਤਾਂ ਕਮਿਊਨ ਦੀ ਇਨਕਲਾਬੀ ਕਮੇਟੀ ਪੈਦਾਵਾਰੀ 
ਹੈ। ਹਰੇਕ ਪੈਦਾਵਾਰ ਟੀਮ ਫਿਰ ਆਮ ਸਭਾ ਬੁਲਾਉਂਦੀ ਹੈ ਜਿਸ 
ਵਿੱਚ ਹੋਰ ਬਹਿਸ ਤੋਂ ਬਾਅਦ ਮਤਾ ਪਾਸ ਕੀਤਾ ਜਾਂਦਾ ਹੈ।ਉਹਨਾਂ 
ਨੂੰ ਕਮਿਊਨ ਦੀ ਇਨਕਲਾਬੀ ਕਮੇਟੀ ਤੱਕ ਪਹੁੰਚਦਾ ਕੀਤਾ ਜਾਂਦਾ 
ਹੈ ਜਿਹੜੀ ਫਿਰ ਸਮੁੱਚੇ ਕਮਿਊਨ ਦੀ ਨੁਮਾਇੰਦਾ ਸਭਾ ਬੁਲਾਉਂਦੀ 
ਹੈ ਅਤੇ ਜਿੱਥੇ ਆਖ਼ਰੀ ਫੈਸਲਾ ਲਿਆ ਜਾਂਦਾ ਹੈ। 

ਇਸ ਤਰ੍ਹਾਂ ਚੀਨ ਦਾ ਲੋਕ ਕਮਿਊਨ ਇੱਕ ਪੈਦਾਵਾਰੀ 
ਇਕਾਈ ਤੋਂ ਵਧ ਕੇ ਹੈ । ਇਹ ਰਾਜਸੱਤ੍ਰਾ ਦਾ ਬੁਨਿਆਦੀ ਧੁਰਾ ਹੈ। 
ਇਸ ਤਰ੍ਹਾਂ, ਇਹ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦਾ ਸੈਦ ਹੈ ਜਿਹੜਾ 
ਸਾਰੇ ਅਦਰੂਨੀ ਜਾਂ ਬਾਹਰੀ ਦੁਸ਼ਮਣਾਂ ਖਿਲਾਫ਼ ਇਨਕਲਾਬ ਦੀ 
ਰੱਖਿਆ ਲਈ ਤਿਆਰ ਰਹਿੰਦਾ ਹੈ ਅਤੇ ਉਸੇ ਸਮੇਂ ਹੀ ਇਹ ਸਹੀ 
ਰੂਪ ਵਿੱਚ ਜਮਹੂਰੀ ਵੀ ਹੁੰਦਾ ਹੈ ਕਿਉਂਕਿ ਆਰਥਕ ਅਤੇ ਸਮਾਜਿਕ 
ਜੀਵਨ ਦੇ ਸਾਰੇ ਖੇਤਰਾਂ ਨੂੰ ਏਕੀਕ੍ਰਿਤ ਜਨਤਕ ਕੰਟਰੋਲ ਹੇਠ ਲੈ 
ਆਉਂਦਾ ਹੈ। 

ਜੇ ਲੋਕ ਕਮਿਊਨ ਦਾ ਕਾਰਜ ਛੋਟੇ ਪੱਧਰ ਦੀ ਖੇਤੀ ਤੋਂ 
ਵੱਡ-ਪੰੱਧਰੀ ਖੇਤੀ ਵੱਲ ਤਬਦੀਲੀ ਲੈ ਕੇ ਆਉਣਾ ਹੈ ਤਾਂ ਫਿਰ 
ਪੁੱਛਿਆ ਜਾ ਸਕਦਾ ਹੈ ਕਿ ਕਿਉਂ ਇਹ ਪੈਦਾਵਾਰੀ ਟੀਮ ਜਿਹੀ 
ਛੋਟੀ ਇਕਾਈ ਉੱਤੇ ਅਧਾਰਤ ਹੈ ? ਇਸਦਾ ਜਵਾਬ ਇਹ ਹੈ ਕਿ 
ਕਿਉਂਕਿ ਇਹ ਆਪਸੀ-ਸਹਾਇਤਾ ਟੀਮਾਂ ਵਿੱਚੋਂ ਵਿਗਸਿਆ ਹੈ, 
ਇਸ ਲਈ ਇਹ ਪੈਦਾਵਾਰੀ ਟੀਮ ਹੀ ਹੈ ਜਿਸਦੇ ਮਾਧਿਅਮ ਰਾਹੀਂ 
ਕਿਸਾਨਾਂ ਨੂੰ ਕਦਮ-ਬ-ਕਦਮ ਵੱਡ-ਪੱਧਰੀ ਪੈਦਾਵਾਰ ਦੇ 
ਫਾਇਦਿਆਂ ਤੋਂ ਜਾਣੂ ਕਰਵਾਇਆ ਰਿਆ ਹੈ । ਇਸ ਤਰ੍ਹਾਂ, ਇੱਕ 
ਪੈਦਾਵਾਰੀ ਟੀਮ ਦੇ ਮੈਂਬਰਾਂ ਦੇ ਰੂਪ ਵਿੱਚ ਇਕੱਠੇ ਹੋ ਕੇ, ਉਹ 
ਆਪਣੀ ਖੁਦ ਦੀ ਪਹਿਲਕਦਮੀ ਦੇ ਅਧਾਰ ਉੱਤੇ ਆਪਣੀ 
ਆਮਦਨ ਦੇ ਇੱਕ ਹਿੱਸੇ ਨੂੰ ਭਲਾਈ ਫੈਡ ਦੇ ਰੂਪ ਵਿੱਚ ਵੱਖਰਾ 
ਰੱਖਣ ਦਾ ਫੈਸਲਾ ਲੈਂਦੇ ਹਨ। ਉਹ ਅਜਿਹਾ ਇਹ ਜਾਣਦੇ ਹੋਏ 
ਕਰਦੇ ਹਨ ਕਿ ਇਸ ਦੀ ਵਰਤੋਂ ਬਜ਼ੁਰਗਾਂ ਅਤੇ ਕੌਮ ਦੇ ਅਯੋਗ 
ਵਿਅਕਤੀਆਂ ਦੀ ਦੇਖਭਾਲ ਕੀਤੀ ਜਾਵੇਗੀ । ਇਸੇ ਤਰ੍ਹਾਂ ਜਦੋਂ 
ਉਹ ਕਮਿਊਨ ਦੇ ਮੈਂਬਰਾਂ ਵਜੋਂ ਕਿਸੇ ਪਣ-ਬਿਜਲੀ ਯੋਜਨਾ ਜਿਹੜੀ 
ਪੂਰੀ ਘਾਟੀ ਲਈ ਸਿੰਜਾਈ ਦਾ ਪ੍ਰਬੰਧ ਕਰੇਗੀ, ਦੇ ਪ੍ਰਸਤਾਵ ਉੱਤੇ 
ਵਿਚਾਰ-ਵਟਾਂਦਰੇ ਲਈ ਇਕੱਠੇ ਹੁੰਦੇ ਹਨ ਤਾਂ ਉਹ ਅਜਿਹਾ ਇਸ 
ਯਕੀਨ ਵਿੱਚੋਂ ਕਰਦੇ ਹਨ ਕਿ ਇਹ ਜੇ ਉਹਨਾਂ ਲਈ ਨਹੀਂ ਤਾਂ 
ਉਹਨਾਂ ਦੇ ਬੱਚਿਆਂ ਲਈ ਲੰਬੇ ਸਮੇਂ ਲਈ ਫਾਇਦੇਮੋਦ ਸਾਬਤ 
ਹੋਵੇਗੀ। ਇਹ ਸਮਾਜਵਾਦੀ ਜਮਹੂਰੀਅਤ ਹੈ, ਜਿਸ ਵਿੱਚ ਜਿਵੇਂ 
ਕਿ ਲੈਨਿਨ ਨੇ ਕਿਹਾ ਸੀ ਕਿ ਸਮੁੱਚੀ ਲੋਕਾਈ 'ਪੈਦਾਵਾਰ ਦੇ ਸਾਧਨਾਂ 
ਦੇ ਜਮਹੂਰੀ ਪ੍ਰਬੈਧ` ਲਈ ਜਥੇਬਦ ਹੋਵੇਗੀ (ਲੈਨਿਨ ਸਮੁੱਚੀਆਂ 
ਲਿਖਤਾਂ, ਸੈਂਚੀ 23, ਸਫਾ 25)। 

ਇਹ ਬਦਲਾਅ ਗ਼ਰੀਬ ਅਤੇ ਹੇਠਲੇ ਕਿਸਾਨਾਂ, ਖਾਸ 
ਕਰਕੇ ਪੁਰਾਣੀ ਪੀੜ੍ਹੀ ਲਈ ਜਿਹਨਾਂ ਨੂੰ ਪੁਰਾਣਾ ਚੀਨ ਯਾਦ ਹੈ, 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਜੁਲਾਈ 2014 % 31 


5।। 58000 4800 5॥10। 0 ੬00 


੧31101੧੧15006001ਗ1.60।। 


ਲਈ ਕੀ ਅਰਥ ਰੱਖਦੇ ਹਨ, ਨੂੰ ਉਹੀ ਵਿਅਕਤੀ ਸਭ ਤੋਂ ਵਧੀਆ 

ਢੈਗ ਨਾਲ ਸਮਝ ਸਕਦਾ ਹੈ ਜਿਹੜਾ ਚੀਨ ਵਿੱਚ ਜਾਂ ਹੋਰ ਕਿਤੇ ਵੀ 

ਕਿਸਾਨੀ ਜੀਵਨ ਦੇ ਯਥਾਰਥ ਨੂੰ ਨੇੜਿਓਂ ਜਾਣਦਾ ਹੈ।ਇਹ ਬਦਲਾਅ 

ਬਿਨਾਂ ਕਿਸ ਵਿਰੋਧ ਤੋਂ ਨਹੀਂ ਆ ਗਏ ।ਸਗੋਂ ਉਲਟਾ ਪੁਰਾਣੇ ਸਮਾਜ 
ਦੀ ਰਹਿੰਦ-ਖੂਹਦ ਅਜੇ ਵੀ ਉਹਨਾਂ ਦਾ ਵਿਰੋਧ ਕਰ ਰਹੀ ਹੈ: 

ਉਲਟਾਅ ਦਿੱਤੇ ਗਏ ਜਗੀਰਦਾਰ ਅਤੇ ਅਮੀਰ 

ਕਿਸਾਨ ਪੱਡੂ ਇਲਾਕਿਆਂ ਵਿੱਚ ਅਜੇ ਵੀ ਰਹਿ ਰਹੇ ਹਨ; 

ਸਾਡੇ ਸਮਾਜ ਵਿੱਚ ਬੁਰਜੂਆ ਪ੍ਰਭਾਵ ਅਤੇ ਪੁਰਾਣੇ ਸਮਾਜ 

ਦੀਆਂ ਆਦਤਾਂ ਦੀ ਤਾਕਤ ਅਜੇ ਵੀ ਮੌਜੂਦ ਹੈ; ਖਾਂਦੇ- 

ਪੀਂਦੇ ਮੱਧਵਰਗੀ ਕਿਸਾਨਾਂ ਦਾ ਸਰਮਾਏਦਾਰੀ ਵੱਲ ਸਭਾਵਿਕ 

ਝੁਕਾਅ ਹੈਦਾ ਹੈ ਅਤੇ ਨਵੇਂ ਪੈਦਾ ਹੋਏ ਬੁਰਜੂਆ ਤੱਤ ਵੀ 

ਹਨ । ਇਹ ਸਾਰੇ ਸਮਾਜਵਾਦ ਦੇ ਘੇਰ ਵਿਰੋਧੀ ਹਨ। ਇਸ 

ਲਈ, ਪੱਡੂ ਇਲਾਕਿਆਂ ਵਿੱਚ ਸਮਾਜਵਾਦੀ ਰਾਹ ਤੇ 

ਸਰਮਾਏਦਾਰਾ ਰਾਹ ਵਿਚਾਲੇ, ਪ੍ਰੋਲੇਤਾਰੀ ਤੇ ਬੁਰਜੂਆਜ਼ੀ 

ਵਿਚਾਲੇ ਸੈਘਰਸ਼ ਅਟੱਲ ਹੈ। ਚੀਨ ਵਿੱਚ ਖੇਤੀ ਦੀ 

ਸਮੂਹਕੀਕਰਨ ਦੀ ਲਹਿਰ ਦੌਰਾਨ ਅਤੇ ਇਸਦੇ ਇਨਕਲਾਬ 

ਤੋਂ ਬਾਅਦ, ਇਸ ਘੋਲ ਦਾ ਤਿੱਖਾਪਣ ਬਦਲਦਾ ਰਿਹਾ ਹੈ 

ਪਰ ਇਹ ਕਦੇ ਇਕ ਪਲ ਲਈ ਵੀ ਥੰਮਿਆ ਨਹੀਂ ਹੈ। ਇਹ 

ਹਰ ਉਸ ਸਮੇਂ ਤਿੱਖਾ ਹੋਇਆ ਜਦੋਂ ਕਦੇ ਇਨਕਲਾਬ ਨੇ 

ਅਗਾਂਹ ਵੱਲ ਕੋਈ ਕਦਮ ਪੁੱਟਿਆ, ਜਦੋਂ ਸਾਨੂੰ ਕੁਦਰਤੀ 

ਆਫ਼ਤਾਂ ਨੇ ਜਾਂ ਹੋਰ ਕਿਸੇ ਤਰ੍ਹਾਂ ਐੱਖਿਆਈਆਂ ਨੇ ਘੇਰਿਆ 

ਜਾਂ ਫਿਰ ਜਦੋਂ ਸਥਾਨਕ ਇਕਾਈਆਂ ਆਪਣੇ ਕੰਮਾਂ ਵਿੱਚ 

ਗਲਤੀ ਕਰ ਬੈਠੀਆਂ। ਜਗੀਰਦਾਰ ਅਤੇ ਅਮੀਰ ਕਿਸਾਨ 

ਪਰਦੇ ਪਿੱਛੇ ਰਹਿ ਕੇ ਜੋੜ-ਤੋੜ ਕਰਦੇ ਤੇ ਚਾਲਾਂ ਖੇਡਦੇ, 

ਕੌਂਝ ਖਾਂਦੇ-ਪੀਂਦੇ ਕਿਸਾਨ ਜਿਹਨਾਂ ਐਦਰ ਭਿਐਕਰ ਹੱਦ 

ਤੱਕ ਸਰਮਾਏਦਾਰਾ ਝੁਕਾਅ ਹੁੰਦਾ ਸੀ, ਖ਼ੱਲੇਆਮ ਕਮਿਊਨ 

ਕਰਨ ਦਾ ਸ਼ੋਰ ਮਚਾਉਣ ਲੱਗਦੇ । ਉਹ ਸੱਟੇਬਾਜ਼ੀ ਕਰਨ 

ਦੀ ਕੋਸ਼ਿਸ਼ ਕਰਦੇ ਅਤੇ ਖੇਤੀ ਲਈ ਕਿਰਤ ਕਿਰਾਏ ਉੱਤੇ 

ਕਰਦੇ - ਅਜਿਹਾ ਸਭ ਕੁਂਝ ਸਮੂਹਕ ਅਰਥਚਾਰੇ ਨੂੰ ਤਬਾਹ 

ਕਰਨ ਦੀ ਕੋਸ਼ਿਸ਼ ਲਈ ਹੁੰਦਾ ਸੀ। ਉਹ ਆਗੂ ਅਹੁਦੇ 

ਹਥਿਆਉਣ ਲਈ ਘੁਸਪੈਠ ਕਰਨ ਅਤੇ ਸਮੂਹਕ ਅਰਥਚਾਰੇ 

ਦੀ ਅਗਵਾਈ ਹਥਿਆਉਣ ਲਈ ਅਤੇ ਇਸਦੇ ਖਾਸੇ ਨੂੰ 

ਪਲੀਤ ਕਰਨ ਲਈ ਕਾਡਰਾਂ ਨੂੰ ਰਿਸ਼ਵਤ ਦੇਣ ਦੇ ਦਾਅਪੇਚ 

ਵਰਤਦੇ । ਅਜਿਹਾ ਤਿੱਖਾ ਘੋਲ ਪਾਰਟੀ ਦੇ ਔਅਦਰ 

ਪ੍ਰਤੀਬਿਬਤ ਹੋਣਾ ਵੀ ਲਾਜ਼ਮੀ ਹੀ ਸੀ ।ਅਜਿਹੇ ਸਮੇਂ ਉੱਤੇ, 

ਵਿਚਾਰਧਾਰਕ ਮਜ਼ਬੂਤੀ ਨਹੀਂ ਰੱਖਦੇ ਸਨ, ਖੇਤੀ ਦੇ 

ਸਮੂਹਕੀਕਰਨ ਦੇ ਸਵਾਲ ਉੱਤੇ ਢਿਲਾ-ਢਾਲਾ ਰਵੋਈਆ 

ਇਹ ਪਾਰਟੀ ਦੀ ਜਮਾਤੀ ਲੀਹ ਸੀ ਕਿ ਪੇਂਡੂ 


ਇਲਾਕਿਆਂ ਵਿੱਚ ਗ਼ਰੀਬ ਅਤੇ ਨਿਮਨ-ਮੌਧਵਰਗੀ 
ਕਿਸਾਨਾਂ ਉੱਤੇ ਨਿਰਭਰਤਾ ਰੱਖੀ ਜਾਵੇ ਅਤੇ 90 ਫੀਸਦੀ 
ਤੋਂ ਉੱਤੇ ਪੱਡੂ ਵਸੋਂ ਨਾਲ ਏਕਤਾ ਕਾਇਮ ਕੀਤੀ ਜਾਵੇ। 
ਗ਼ਰੀਬ ਕਿਸਾਨ ਜਿਹਨਾਂ ਵਿੱਚ ਭੂਮੀ-ਸੁਧਾਰਾਂ ਸਮੇਂ ਦੇ ਖੇਤ- 
ਮਜ਼ਦੂਰ ਵੀ ਸ਼ਾਮਲ ਹਨ, ਹੁਣ ਪੱਡੂ ਵਸੋਂ ਦਾ 60 ਤੋਂ 70 
ਫੀਸਦੀ ਹਿੱਸਾ ਹਨ; ਉਹ ਪੱਡੂ ਇਲਾਕਿਆਂ ਦੇ ਪ੍ਰੋਲੇਤਾਰੀ 
ਅਤੇ ਅਰਧ-ਪ੍ਰੋਲੇਤਾਰੀ ਹਨ ਅਤੇ ਲੁੱਟ ਕਰਨ ਵਾਲੋਂ ਸਾਰੇ 
ਢਾਂਚਿਆਂ ਤੇ ਜਮਾਤਾਂ ਦੇ ਧੁਰੋਂ ਵਿਰੋਧੀ ਹਨ... ਭਾਵੇਂ ਭੂਮੀ- 
ਸੁਧਾਰ ਵੇਲੇ ਦੇ ਗ਼ਰੀਬ ਅਤੇ ਨਿਮਨ-ਮੱਧਵਰਗੀ ਕਿਸਾਨਾਂ 
ਦੇ ਜੀਵਨ ਵਿੱਚ ਪਿਛਲੇ ਦਸ ਸਾਲਾਂ ਦੇ ਅਰਸੇ ਐਦਰ 
ਕਾਫੀ ਸੁਧਾਰ ਆਇਆ ਹੈ ਉਹ ਇਸ ਸਾਂਝੀ ਖੁਸ਼ਹਾਲੀ ਨੂੰ 
ਉਹਨਾਂ ਦੀ ਸਮੂਹਕ ਆਰਥਿਕਤਾ ਦੇ ਸਦਕਾ ਹੋਇਆ ਮਨਦੇ 
ਹਨ ।ਉਹ ਜਾਣਦੇ ਹਨ ਕਿ ਲੱਟਿਆ ਜਾਣਾ ਕਿਹੋ-ਜਿਹਾ 
ਲੱਗਦਾ ਸੀ ਅਤੇ ਸਮੂਹਕੀਕਰਨ ਦੇ ਲਾਭਾਂ ਦੀ ਪ੍ਰਸ਼ੈਸਾ 
ਕਰਦੇ ਹਨ। ਇਸ ਲਈ, ਸਾਬਕਾ ਗ਼ਰੀਬ ਅਤੇ ਨਿਮਨ- 
ਮੋਧਵਰਗੀ ਕਿਸਾਨ ਕੁੱਝ ਪਤਿਤ ਤਾੱਤਾਂ ਨੂੰ ਛੱਡ ਕੇ ਜਿਹੜੇ 
ਆਪਣੇ ਭੈੜੇ ਬੀਤੇ ਨੂੰ ਭੁੱਲ ਗਏ ਹਨ, ਅੱਜ ਵੀ ਪੇਂਡੂ 
ਇਲਾਕਿਆਂ ਵਿੱਚ ਸੱਚੀਂ ਹੀ ਭਰੋਸੇਯੋਗ ਤਾਕਤ ਬਣੇ ਹੋਏ 
ਹਨ । ਪ੍ਰੈਲੇਤਾਰੀ ਅਤੇ ਇਸਦੇ ਆਗੂ ਦਸਤੇ ਨੂੰ ਦਿੜ੍ਹਤਾ 
ਨਾਲ ਸੱਚਮੁਚ ਦੀ ਇਸ ਭਰੋਸੇਯੋਗ ਤਾਕਤ ਉੱਤੇ ਨਿਰਭਰ 
ਰਹਿਣਾ ਚਾਹੀਦਾ ਹੈ, ਕਿਉਂਕਿ ਇਸ ਤਰ੍ਹਾਂ ਹੀ ਉਹ 
ਭਰੋਸੇਯੋਗ ਸੈਗੀ ਜਿੱਤਣ ਦੀ ਆਸ ਰੱਖ ਸਕਦੇ ਹਨ, ਖਾਸ 
ਤੌਰ 'ਤੇ ਮੱਧਵਰਗੀ ਕਿਸਾਨਾਂ ਨਾਲ ਏਕਤਾ ਕਾਇਮ ਕਰਕੇ । 
ਸਿਰਫ ਇਸ ਢੰਗ ਦੁਆਰਾ ਹੀ ਉਹ ਪ੍ਰੋਲੇਤਾਰੀ ਦੇ ਦੁਸ਼ਮਣਾਂ 
ਨੂੰ ਨਿਖੇੜ ਸਕਦੇ ਹਨ ਅਤੇ ਜਗੀਰਦਾਰਾਂ ਤੇ ਅਮੀਰ 
ਕਿਸਾਨਾਂ ਅਤੇ ਨਾਲ ਦੀ ਨਾਲ ਨਵੇਂ ਜਨਮੇ ਬਰਜੂਆ ਤੱਤਾਂ 
ਤੇ ਸਰਮਾਏਦਾਰਾ ਵਿਕਾਸ ਦੀਆਂ ਸੁਭਾਵਿਕ ਤਾਕਤਾਂ ਦੇ 
ਹਮਲਿਆਂ ਨੂੰ ਪਛਾੜ ਸਕਦੇ ਹਨ। (ਪੀਕਿੰਗ ਰੀਵਿਊ, 
ਸਾਲ 1963, ਅਕ 44.11-12) 
ਗਰੀਬ ਕਿਸਾਨਾਂ ਉੱਤੇ ਨਿਰਭਰਤਾ ਰੱਖਣ , ਮੱਧਵਰਗੀ 
ਜਗੀਰਦਾਰਾਂ ਖਿਲਾਫ ਘੋਲ ਕਰਨ ਦੀ ਨੀਤੀ ਵਿੱਚ ਚੀਨੀ 
ਕਮਿਊਨਿਸਟ ਪਾਰਟੀ ਮਜ਼ਦੂਰ-ਕਿਸਾਨ ਸਾਂਝੇ ਮੋਰਚੇ ਬਾਰੇ ਲੈਨਿਨ 
ਦੀ ਲੀਹ ਦਾ ਹੀ ਅਨੁਸਰਣ ਕਰ ਰਹੀ ਸੀ (ਲੈਨਿਨ ਸਮੁੱਚੀਆਂ 
ਲਿਖਤਾਂ, ਸੈਂਚੀ 29, ਸਫਾ 116)। 


4. ਦੋ ਲੀਹਾਂ 
ਨਿਚੋੜ ਦੇ ਰੂਪ ਵਿੱਚ, ਕੁੱਝ ਸ਼ਬਦ ਸੋਵੀਅਤ ਸਮੂਹਕ 
ਖੇਤਾਂ ਤੋਂ ਵਖਰੇਵਾਂ ਦਿਖਾਉਣ ਲਈ ਕਹੇ ਜਾਣੇ ਚਾਹੀਦੇ ਹਨ ।ਸੋਵੀਅਤ 
ਯੂਨੀਅਨ ਵਿੱਚ ਖੇਤੀ ਔਦਰ ਸਮੂਹਕੀਕਰਨ ਸਤਾਲਿਨ ਦੀ 
ਅਗਵਾਈ ਹੇਠ ਕੀਤਾ ਗਿਆ ਅਤੇ ਉਹਨਾਂ ਨੇ ਵੀ ਲੈਨਿਨ ਦੀ 
ਲੀਹ ਦਾ ਹੀ ਅਨੁਸਰਣ ਕੀਤਾ ਸੀ ਪ੍ਰੰਤੂ ਅਜਿਹਾ ਬਹੁਤ ਵੱਡੀਆਂ 
(ਬਾਕੀ ਪੰਨਾ 43 ਤੇ) 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਜੁਲਾਈ 2014 ੨ 32 


5।। 58000 4800 5॥10। 0 ੬00 


੧31101੧੧15006001ਗ1.60।। 


ਸਨ; ਇਸ ਗੱਲ 'ਤੇ ਉਹਨਾਂ ਦੀ ਅਨੰਤ ਉਤਸ਼ਾਹੀ ਹੈਰਾਨੀ ਨਹੀਂ 
ਸਮਝ ਸਕਾਂਗੇ ਕਿ ਲਿਡਨ ਜ਼ਾਰ ਦੀ ਉਹੀ ਆਮ ਅਪਹੁੰਚ ਚਗਆੜੀ, 
ਜੋ ਕੋਲ ਤੌਕ ਜਾਰ ਕੋਲ ਲਿਜਾਈ ਉਂਗਲੀ ਤੌਕ ਇੰਕ ਇਚ ਦੀ 
ਦੂਰੀ ਹੀ ਪਾਰ ਕਰਦੀ ਸੀ, ਅਚਾਨਕ ਇੰਕ ਪ੍ਰਬਲ ਤਾਕਤ ਬਣ 
ਗਈ ਹੈ, ਜੋ ਮੈਦਾਨਾਂ , ਪਹਾੜਾਂ ਅਤੇ ਮਹਾਂਦੀਪਾਂ ਨੂੰ ਉਲੰਘ ਸਕਦੀ 
ਹੈ; ਕਿ ਉਹ ਵਿਚਾਰ, ਜੋ ਹੁਣੇ-ਹੁਣੇ ਪੇਸ਼ ਕੀਤਾ ਗਿਆ ਹੈ, ਉਹ 
ਸ਼ਬਦ, ਜੋ ਹੁਣੇ-ਹੁਣੇ ਲਿਖੇ ਗਏ ਹਨ, ਪਲਕ ਝਪਕਦਿਆਂ ਹੀ 
ਹਜ਼ਾਰਾਂ ਮੀਲ ਦੂਰ ਪੜ੍ਹੇ ਜਾਂਦੇ ਹਨ, ਸਮਝੇ ਜਾਂਦੇ ਹਨ; ਕਿ ਅਦਿਖ 
ਬਿਜਲਈ ਧਾਰਾ ... ਸੈਸਾਰ ਭਰ ਵਿੱਚ ਫੈਲ ਸਕਦੀ ਹੈ, ਧਰਤੀ ਦਾ 
ਚੌਕਰ ਕੌਂਢ ਸਕਦੀ ਹੈ।...? 

ਕੁੱਝ ਦਹਾਕੇ ਬੀਤਣ 'ਤੇ ਰੂਸ ਵਿਚ ਅਲੈਗਜਾਂਦਰ ਪੋਪੋਵ 
ਅਤੇ ਇਟਲੀ ਵਿੱਚ ਮਾਰਕੋਨੀ ਦੀ ਖੋਜ ਨਾਲ ਸੈਚਾਰ ਲਈ ਤਾਰਾਂ 
ਦੀ ਲੋੜ ਨਾ ਰਹੀ। ਰੇਡੀਓ ਤਰੈਗਾਂ ਨੇ ਸਾਰੇ ਸੈਸਾਰ ਨੂੰ ਇੰਕ ਸੂਤਰ 
ਵਿੱਚ ਪਿਰੋਂ ਦਿੱਤਾ। 

ਅੱਜ ਰੇਡੀਓ ਦੀ ਸੂਈ ਘੁੰਮਾਉਂਦੇ ਹੋਏ ਮਨੁੱਖ ਸੈਸਾਰ ਦੇ 
ਇੰਕ ਕੋਨੇ ਤੋਂ ਦੂਜੇ ਕੋਨੇ ਤੌਕ ਯਾਤਰਾ ਕਰਦਾ ਹੈ, ਸਾਰੀਆਂ ਥਾਵਾਂ 
ਤੋਂ ਲੋੜੀਂਦੀ ਜਾਣਕਾਰੀ ਹਾਸਲ ਕਰਦਾ ਹੈ। ਰੇਡੀਓ ਤਰੇਗਾਂ ਦੀ 
ਮਦਦ ਨਾਲ ਉੱਤਰੀ ਧਰੁਵ ਕੋਲ ਹਿਮ-ਖੇਡ 'ਤੇ ਠੰਢ ਕੋਟ ਰਹੇ 
ਵਿਗਿਆਨਕ, ਬ੍ਰਾਜ਼ੀਲ ਦੇ ਬੀਆਬਾਨ ਜੈਗਲ ਵਿੱਚ ਜਾ ਰਹੇ 
ਮੁਹਿੰਮ-ਦਲ ਦੇ ਮੈਂਬਰ ਅਤੇ ਹਿਮਾਲਿਆ ਦੀਆਂ ਚੋਟੀਆਂ 'ਤੇ ਚੜ 
ਰਹੇ ਪਰਬਤ ਅਰੋਹੀ ਇੰਕ-ਦੂਜੇ ਨਾਲ ਗੌਲ ਕਰ ਸਕਦੇ ਹਨ। 

ਵਿਗਿਆਨ-ਸਾਹਿਤ ਦੇ ਮਹਾਨ ਲੇਖਕ ਜੂਲ ਵਰਨ ਨੂੰ 
ਇਸ ਗੌਲ ਦਾ ਬਹੁਤ ਅਫ਼ਸੋਸ ਸੀ ਕਿ ਉਹ ਰੇਡੀਓ ਬਣਾਉਣ ਦੀ 
ਭਵਿੱਖਬਾਣੀ ਨਹੀਂ ਕਰ ਸਕੇ । 

ਰੇਡੀਓ ਨੇ ਸਾਡੇ ਸੋਭਿਆਚਾਰ ਦੀ ਇਸ ਹੌਦ ਤੌਕ 
ਕਾਇਆਪਲਟੀ ਕੀਤੀ ਹੈ ਕਿ ਇਸਦੀ ਕਲਪਨਾ ਕਰਨਾ ਵੀ ਔਖਾ 
ਹੈ। ਗੋਲ ਸਿਰਫ਼ ਇਹ ਨਹੀਂ ਕਿ ਫ਼ੌਰੀ ਸੈਪਰਕ ਕਾਇਮ ਕੀਤਾ ਜਾ 
ਸਕਦਾ ਹੈ। ਸੈਸਾਰ ਦੇ ਅਨੌਕ ਦੇਸ਼ਾਂ ਵਿੱਚ ਵਿੱਚ ਦੂਰ-ਦੁਰਾਡੇ 
ਇਲਾਕਿਆਂ ਵਿੱਚ ਰਹਿ ਰਹੇ ਨਿਰ-ਔਖਰ ਲੋਕਾਂ ਨੂੰ ਟਾਂਜ਼ਿਸਟਰ 
ਰੇਡੀਓ ਦੀ ਬਦੌਲਤ ਜਾਣਕਾਰੀ ਦਾ ਨਵਾਂ ਸ੍ਰੋਤ ਮਿਲਿਆ ਹੈ। ਇਸ 
ਵਿੱਚ ਕੋਈ ਸ਼ੋਕ ਨਹੀਂ ਕਿ ਇਹਨਾਂ ਦਾ ਉਹਨਾਂ ਦੇ ਆਤਮਿਕ ਜੀਵਨ 
`ਤੇ ਵੀ ਅਤੇ ਸਮਾਜਕ-ਸਿਆਸੀ ਜੀਵਨ 'ਤੇ ਵੀ ਸਰਗ਼ਰਮ ਪ੍ਰਭਾਵ 
ਪੈਂਦਾ ਹੈ। ਪਹਿਲਾਂ ਇਨਸਾਨ ਦੀ ਗੱਲ ਚਿੱਠੀ ਜਾਂ ਸੁਨੇਹੇ ਦੇ ਰੂਪ 
ਵਿੱਚ ਹੀ ਦੂਰੀ ਤੌਕ ਪਹੁੰਚਦੀ ਸੀ, ਫਿਰ ਅਖ਼ਬਾਰਾਂ ਰਾਹੀਂ ਅਤੇ ਹੁਣ 
ਉਹ ਪ੍ਰਕਾਸ਼ ਦੀ ਗਤੀ ਨਾਲ ਚਾਰੇ ਪਾਸੇ ਫੈਲਦੀ ਹੈ। 

ਇਸਤੋਂ ਵੌਂਧ ਗਤੀ, ਘੋਟੋ-ਘੋਟ ਆਧੁਨਿਕ ਭੰਤਿਕ 
ਵਿਗਿਆਨੀ ਦੀ ਰਾਏ ਮੁਤਾਬਕ, ਹੋ ਹੀ ਨਹੀਂ ਸਕਦੀ । ਇਥੇ ਆਖ਼ਰੀ 
ਹੌਦ ਤੌਕ ਪਹੁੰਚਿਆ ਜਾ ਚੁਕਾ ਹੈ ਅਤੇ ਅਜ ਹੀ ਉਹ ਇਜਨੀਅਰ 
ਇਸ ਗੌਲ 'ਤੇ ਫਿਕਰਮੋਦ ਹਨ ਜੋ 3 ਲੋਖ 80 ਹਜ਼ਾਰ ਕਿਲੋਮੀਟਰ 
ਦੀ ਦੂਰੀ 'ਤੇ “ਲੁਨਾਖੋਦ” ਚਲਾਉਂਦੇ ਹਨ ਜਾਂ ਮਗਲ ਗਹਿ ਨੂੰ ਜਾ 


(ਪੰਨਾ 32 ਦਾ ਬਾਕੀ) 

੦੦੨੪ ੩੧੯ 
ਵਰਤੋਂ ਲਈ ਪੈਦਾਵਾਰ 
ਅਔਖਿਆਈਆਂ ਜੋ ਮੁੱਖ ਰੂਪ ਵਿੱਚ ਸਰਮਾਏਦਾਰਾ ਘੇਰਾਬਦੀ ਕਾਰਨ 
ਪੈਦਾ ਹੋਈਆਂ ਸਨ, ਦਾ ਸਾਹਮਣਾ ਕਰਦੇ ਹੋਏ ਕੀਤਾ ਗਿਆ । ਇਸਦਾ 
ਨਤੀਜਾ ਇਹ ਹੋਇਆ ਕਿ ਮਜ਼ਦੂਰ-ਕਿਸਾਨ ਸਾਂਝਾ ਮੋਰਚਾ ਓਨਾ 
ਪੱਕੇ ਪੈਰੀਂ ਨਾ ਹੋ ਸਕਿਆ ਜਿੰਨਾ ਚੀਨ ਵਿੱਚ ਹੋਇਆ। ਇਸ ਨਾਲ 
ਬੁਰਜੂਆਜ਼ੀ ਦੀ ਪੋਜ਼ੀਸ਼ਨ ਮਜ਼ਬੂਤ ਹੋਈ। ਸਤਾਲਿਨ ਦੀ ਮੌਤ ਤੋਂ 
ਬਾਅਦ, ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ 
ਦਿੱਤੀ ਗਈ। ਬਾਅਦ ਦੇ ਸਾਲਾਂ ਵਿੱਚ, ਖੇਤੀ ਪੈਦਾਵਾਰ ਦੀਆਂ 
ਠਹਿਰਾਇਆ । ਇਹ ਨੁਕਸ ਜਿਹੜੇ ਨੌਕਰਸ਼ਾਹੀ ਦੇ ਵਿਆਪਕ ਵਾਧੇ 
ਦੇ ਰੂਪ ਵਿੱਚ ਪ੍ਰਗਟ ਹੋਏ ਸਨ ਸੱਚਮੁਚ ਮੌਜੂਦ ਹਨ, ਪ੍ਰੰਤੂ ਉਹ ਸਿਰਫ 
ਲੱਛਣ ਹਨ ।ਮੌਜੂਦਾ ਲੀਡਰਸ਼ਿਪ (ਇੱਥੇ ਲੇਖਕ ਖ੍ਰਸ਼ਚੇਵੀ ਸੋਧਵਾਦੀ 
ਲੀਡਰਸ਼ਿਪ ਦੀ ਗੱਲ ਕਰ ਰਿਹਾ ਹੈ -ਅਨੁ) ਅਧੀਨ , ਬੁਰਜੂਆ ਲੀਹ 
ਨੇ ਪ੍ਰੋਲੇਤਾਰੀ ਲੀਹ ਉੱਤੇ ਜਿੱਤ ਹਾਸਲ ਕਰ ਲਈ ਹੈ; ਜਮਾਤੀ ਘੋਲ 
ਵਿੱਚ ਮੋਹਰੀ ਪੋਜ਼ੀਸ਼ਨ ਪ੍ਰੋਲੇਤਾਰੀ ਕੋਲੋਂ ਖ਼ੱਸ ਕੇ ਬਰਜੂਆਜ਼ੀ ਕੋਲ 
ਆ ਗਈ ਹੈ। ਸਿੱਟੇ ਵਜੋਂ, ਸਮੂਹਕ ਖੇਤ ਆਪਣੀ ਸਮਾਜਵਾਦੀ ਸੇਧ 

ਖੋਹ ਬੈਠੇ ਹਨ । 

ਸੋਵੀਅਤ ਸਮੂਹਕ ਖੇਤ ਖੇਤੀ ਪੈਦਾਵਾਰ ਦੀ ਇਕਾਈ 
ਹੀ ਸਨ, ਇਸ ਤੋਂ ਵੱਧ ਕੁਂਝ ਵੀ ਨਹੀਂ । ਪੈਦਾਵਾਰੀ ਟੀਮ ਕਿਰਤ- 
ਸ਼ਕਤੀ ਦਾ ਬੱਸ ਇੱਕ ਹਿੱਸਾ ਸੀ; ਇਹ ਹਿਸਾਬ-ਕਿਤਾਬ ਰੱਖਣ 
ਵਾਲੀ ਇਕਾਈ ਨਹੀਂ ਸੀ । ਚੇਅਰਮੈਨ ਇੱਕ ਰਾਜਕੀ ਅਧਿਕਾਰੀ 
ਹੁੰਦਾ ਹੈ ਜਿਹੜਾ ਕਿਰਤ ਅਨੁਸ਼ਾਸ਼ਨ ਬਣਾਈ ਰੱਖਣ ਲਈ 
ਜ਼ਿੰਮੇਵਾਰ ਹੁੰਦਾ ਹੈ ਅਤੇ ਕੌਮ ਕਰਨ ਵਾਲ ਮੈਂਬਰਾਂ ਨੂੰ ਮਿਲਦੀਆਂ 
ਉਜਰਤਾਂ ਤੋਂ ਵੱਧ ਤਨਖ਼ਾਹ ਪ੍ਰਾਪਤ ਕਰਦਾ ਹੈ । ਨਿੱਜੀ ਬਗੀਚੇ 
ਜਾਂਦੀ ਹੈ। ਸਰਕਾਰ ਨੇ ਮਸ਼ੀਨੀਕਰਨ ਵਿੱਚ ਹੋਰ ਨਿਵੇਸ਼ ਕਰਕੇ , 
ਹੋਰ ਵਧੇਰੇ ਮਾਹਰਾਂ ਨੂੰ ਸਿਖਲਾਈ ਦੇ ਕੇ ਅਤੇ ਭੌਤਿਕ ਹੱਲਾਸ਼ੇਰੀ 
ਦਾ ਘੇਰਾ ਵਧਾ ਕੇ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ ਪਰ 
ਇੱਕ ਸਹੀ ਸਿਆਸੀ ਲੀਹ ਦੀ ਅਣਹੋਂਦ ਕਾਰਨ ਅਜਿਹੇ ਕਦਮ 
ਸਰਮਾਏਦਾਰਾ ਮੁੜ-ਬਹਾਲੀ ਦੀਆਂ ਤਾਕਤਾਂ ਨੂੰ ਹੀ ਮਜ਼ਬੂਤ ਕਰਦੇ 
ਹਨ । ਲੈਨਿਨ ਨੇ ਸਿਖਾਇਆ ਹੈ ਕਿ 'ਸਿਆਸਤ ਆਰਥਿਕਤਾ ਤੋਂ 
ਪਹਿਲਾਂ ਹੈ” - ਕਿਸੇ ਹੋਰ ਢੰਗ ਨਾਲ ਗੱਲ ਕਰਨੀ ਮਾਰਕਸਵਾਦ 
ਦਾ ਉੜਾ-ਆੜਾ ਵੀ ਭੁੱਲ ਜਾਣਾ ਹੈ (ਲੈਨਿਨ ਸਮੁੱਚੀਆਂ 
ਲਿਖਤਾਂ, ਸੈਂਚੀ 32, ਸਫਾ 83)। ਮੌਜੂਦਾ ਸੋਵੀਅਤ ਆਗੂਆਂ ਨੇ 
ਲੈਨਿਨ ਦੀਆਂ ਸਿਖਿਆਵਾਂ ਨੂੰ ਤਿਆਗ ਦਿੱਤਾ ਹੈ ਅਤੇ ਖੇਤੀ ਤੇ 
ਸਨਅਤ ਦਾ ਸੈਤੁਲਿਤ ਵਿਕਾਸ ਕਰਨ ਦੀ ਥਾਂ ਉਹ ਵੱਡੀ ਮਾਤਰਾ 
ਵਿੱਚ ਅਨਾਜ ਦੀ ਦਰਾਮਦ ਕਰ ਰਹੇ ਹਨ ਅਤੇ ਵਿਦੇਸ਼ੀ 


ਰਹੇ ਰਾਕਟ ਦੇ ਉਡਾਣ-ਮਾਰਗ ਵਿੱਚ ਸੋਧਾਂ ਕਰਦੇ ਹਨ। ਔਜ _ਸਰਮਾਏਦਾਰਾਂ ਨੂੰ ਸੋਵੀਅਤ ਸਨਅਤ ਵਿੱਚ ਵੱਡੇ ਪੱਧਰ ਉੱਤੇ 
ਪੁਲਾੜ ਸੰਚਾਰ ਮੁਲਾਜ਼ਮਾਂ ਦੀ ਨਜ਼ਰ ਵਿੱਚ ਪ੍ਰਕਾਸ਼ ਦੀ ਗਤੀ ਬਹੁਤ _ਨਿਵੇਸ਼ ਕਰਨ ਲਈ ਬੁਲਾਵੇ ਭੇਜ ਰਹੇ ਹਨ । 
ਧੀਮੀ ਹੈ।੪ ੦੦੪ ੬ 

ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਜੁਲਾਈ 2014 ੨ 43 


5।। 58000 4800 5॥10। 0 ੬00 


੧31101੧੧15006001ਗ1.60।। 


ਆ 11 ਤਾ ਨਾ 


ਦਿਖ ਤਕ ਤਕ ਤਕਕ ਲਕਕ ਤਕ ਜਲਕ 'ਤਕਗ ਤੀ 


ਕਮਿਊਨਿਜ਼ਮ ਵੱਲ ਤਬਦੀਲੀ 


1. ਸਮਾਜਵਾਦੀ ਮਾਲਕੀ 
ਸਮਾਜਵਾਦੀ ਮਾਲਕੀ ਦੀਆਂ ਦੋ ਕਿਸਮਾਂ ਹਨ: ਰਾਜਕੀ 
ਮਾਲਕੀ, ਜਿਸ ਨੂੰ ਸਮੋਚੇ ਲੋਕਾਂ ਦੁਆਰਾ ਮਾਲਕੀ ਜਾਂ ਸਾਰੇ ਲੋਕਾਂ ਦੀ 
ਮਾਲਕੀ ਵੀ ਕਿਹਾ ਜਾਂਦਾ ਹੈ, ਅਤੇ ਸਮੂਹਿਕ ਮਾਲਕੀ ਜਾਂ ਸਹਿਕਾਰੀ 
ਮਾਲਕੀ। ਇਹ ਫ਼ਰਕ ਕਰਕੇ ਚੌਲਣ ਨੂੰ ਏਂਗਲਜ਼ ਨੇ ਅਗਾਊਂ ਦੇਖ 
ਲਿਆ ਸੀ: 
ਜਦੋਂ ਅਸੀਂ ਰਾਜਸੋਤ੍ਹਾ ਉੱਤੇ ਕਬਜ਼ਾ ਕਰ ਲੈਂਦੇ ਹਾਂ, 
ਤਾਂ ਸਾਨੂੰ ਛੋਟੇ ਕਿਸਾਨਾਂ ਨੂੰ ਜ਼ਬਰਦਸਤੀ ਬੇਦਖਲ ਕਰਨ 
ਬਾਰੇ ਸੋਚਣਾ ਵੀ ਨਹੀਂ ਚਾਹੀਦਾ... ਜਿਸ ਤਰ੍ਹਾਂ ਕਿ ਸਾਨੂੰ 
ਵੌਡੇ ਜ਼ਮੀਨ-ਮਾਲਕਾਂ ਨਾਲ ਕਰਨਾ ਪਵੇਗਾ। ਛੋਟੇ ਕਿਸਾਨਾਂ 
ਸਬੈਧੀ ਸਾਡਾ ਕਾਰਜ, ਸਭ ਤੋਂ ਪਹਿਲਾਂ ਉਸਦੇ ਨਿੱਜੀ ਉੱਦਮ 
ਅਤੇ ਨਿੱਜੀ ਮਾਲਕੀ ਨੂੰ ਸਹਿਕਾਰੀ ਉੱਦਮ ਅਤੇ ਸਹਿਕਾਰੀ 
ਮਾਲਕੀ ਵਿੱਚ ਬਦਲਣਾ ਹੈ, ਉਹ ਵੀ ਜ਼ੋਰ-ਜਬਰਦਸਤੀ 
ਨਹੀਂ, ਸਗੋਂ ਮਿਸਾਲ ਦੇ ਜ਼ੋਰ ਨਾਲ ਅਤੇ ਇਸ ਉਦੇਸ਼ ਲਈ 
ਸਮਾਜਿਕ ਸਹਾਇਤਾ ਦੀ ਪੇਸ਼ਕਸ਼ ਰਾਹੀਂ । (ਮਾਰਕਸ- 
ਏਂਗਲਜ ਚੋਣਵੀਆਂ ਲਿਖਤਾਂ, ਸੈਂਚੀ 3, ਸਫ਼ਾ 70) 
ਇਸ ਤਰ੍ਹਾਂ, ਸਮੂਹਿਕ ਮਾਲਕੀ ਦਾ ਕੈਮ ਨਿੱਜੀ ਮਾਲਕੀ 
ਅਤੇ ਰਾਜਕੀ ਮਾਲਕੀ ਦੇ ਵਿਚਾਲੇ ਪੁਲ ਦਾ ਕੌਮ ਕਰਨਾ ਹੈ। 
ਇਸ ਢੌਗ ਨਾਲ ਮਜ਼ਦੂਰ-ਕਿਸਾਨ ਸਾਂਝੇ ਮੋਰਚੇ ਵਿਚ 
ਇੰਕਜੋਂਟ ਦੋ ਜਮਾਤਾਂ ਵਿਚਾਲੇ ਪੁਰਾਣੇ ਸਮਾਜ ਤੋਂ ਵਿਰਾਸਤ ਵਿੰਚ 
ਮਿਲੀ ਵਿਰੋਧਤਾਈ ਨੂੰ ਹੌਲ ਕਰਨਾ ਸੈਭਵ ਹੋ ਜਾਂਦਾ ਹੈ। ਪ੍ਰੋਲੇਤਾਰੀ 
ਦਾ ਨਿੱਜੀ ਜਾਇਦਾਦ ਵਿੱਚ ਕਦੇ ਵੀ ਕੋਈ ਹਿਤ ਨਹੀਂ ਹੈਦਾ; ਉਹ 
ਮੋਢ ਤੋਂ ਹੀ ਵੌਡ-ਪੌਧਰੀ ਸੌਨਅਤ ਦੇ ਵਿਕਾਸ ਦੇ ਨਾਲ ਜੁੜਿਆ 
ਹੁੰਦਾ ਹੈ ਅਤੇ ਇਸ ਲਈ , ਰਾਜਸੋਤ੍ਰਾ ਉੱਤੇ ਕਬਜ਼ਾ ਕਰਨ ਤੋਂ ਬਾਅਦ 
ਉਹ ਚੇਤਨਾ ਪੌਖੇਂ ਰਾਜਕੀ ਮਾਲਕੀ ਲਈ ਤਿਆਰ ਹੌਦਾ ਹੈ। ਦੂਜੇ 
ਪਾਸੇ, ਕਿਸਾਨ ਇੰਕ ਛੋਟਾ ਮਾਲਕ ਹੈਦਾ ਹੈ, ਜਿਹੜਾ ਅਜੇ ਵੀ ਪੂਰਵ- 
ਸਰਮਾਏਦਾਰਾ ਪੈਦਾਵਾਰੀ ਢੰਗ ਨਾਲ ਬੋਝਾ ਹੁੰਦਾ ਹੈ; ਉਸਨੇ ਅਜੇ 
ਇਹ ਸਿਖਣਾ ਹੈਦਾ ਹੈ ਕਿ ਛੋਟੇ ਪੈਮਾਨੇ ਦੀ ਪੈਦਾਵਾਰ ਦਾ ਕੋਈ 
ਭਵਿੱਖ ਨਹੀਂ ਹੈ ਅਤੇ ਇਸ ਲਈ, ਭਾਵੇਂ ਭੂਮੀਪਤੀਆਂ ਖ਼ਿਲਾਫ ਘੋਲ਼ 
ਵਿੱਚ ਉਹ ਪ੍ਰੋਲੇਤਾਰੀ ਨਾਲ ਖੜਾ ਹੁੰਦਾ ਹੈ, ਪਰ ਅਜਿਹਾ ਉਸਨੇ ਛੋਟੇ 
ਮਾਲਕ ਦੇ ਰੂਪ ਵਿਚ ਆਪਣੀ ਹੋਂਦ ਨੂੰ ਬਚਾਈ ਰੌਖਣ ਲਈ ਕੀਤਾ 
ਹੁੰਦਾ ਹੈ। ਸਿੰਟੇ ਵਜੋਂ, ਜੇ ਪ੍ਰੋਲੇਤਾਰੀ ਨਾਲ ਉਸਦੇ ਸਾਂਝੇ ਮੋਰਚੇ ਨੂੰ 
ਬਣਾਈ ਰੋਖਣਾ ਤੇ ਮਜ਼ਬੂਤ ਕਰਨਾ ਹੈ, ਤਾਂ ਉਸਨੂੰ ਨਿੱਜੀ ਤੋਂ ਰਾਜਕੀ 
ਮਾਲਕੀ ਵੌਲ ਤਬਦੀਲੀ ਲਈ ਕਦਮ-ਦਰ-ਕਦਮ ਔਗੇ ਵਧਣ ਦਾ 
ਮੌਕਾ ਦੇਣਾ ਪਵੇਗਾ: 
ਛੋਟੇ ਮਾਲਕਾਂ ਦੀਆਂ ਸਹਿਕਾਰਤਾਵਾਂ ਤੋ” 
ਸਮਾਜਵਾਦ ਵੱਲ ਤਬਦੀਲੀ ਛੋਟੇ ਪੈਮਾਨੇ ਦੀ ਪੈਦਾਵਾਰ ਤੋਂ 
ਵੱਡ-ਪੋਧਰੀ ਪੈਦਾਵਾਰ ਵਲ ਤਬਦੀਲੀ ਹੈ; ਭਾਵ ਕਿ ਇਹ 


# ਜਾਰਜ ਖਾਮਸਨ 
ਵਧੇਰੇ ਗੁੰਝਲਦਾਰ ਹੈ, ਪਰ ਜੇ ਪ੍ਰਕਿਰਿਆ ਸਫਲ ਰਹਿੰਦੀ ਹੈ 
ਤਾਂ ਇਹ ਅਬਾਦੀ ਦੇ ਵਧੇਰੇ ਵਿਸ਼ਾਲ ਹਿੱਸਿਆਂ ਨੂੰ ਕਲਾਵੇ 
ਵਿੱਚ ਲੈਣ ਅਤੇ ਪੁਰਾਣੇ , ਪੂਰਵ-ਸਮਾਜਵਾਦੀ, ਇੱਥੋਂ ਤੌਕ 
ਕਿ ਪੂਰਵ-ਸਰਮਾਏਂਦਾਰਾ ਸਬੇਧਾਂ, ਜਿਹੜੇ ਸਭ ਤਰ੍ਹਾਂ ਦੀਆਂ 
“ਨਵੀਆਂ ਖੋਜਾਂ” ਦਾ ਅੜੀਅਲ ਵਿਰੋਧ ਕਰਦੇ ਹਨ, ਦੀਆਂ 
ਕਾਬਿਲ ਹੈ... ਸਹਿਕਾਰਤਾ ਦੀ ਨੀਤੀ ਨਾਲ, ਜੇ ਕਾਮਯਾਬ 
ਰਹਿੰਦੀ ਹੈ, ਛੋਟੇ ਪੈਮਾਨੇ ਦੇ ਅਰਥਚਾਰੇ ਨੂੰ ਉੱਚਾ ਚੌਂਕਣਾ 
ਅਤੇ ਇੰਕ ਅਰਸੇ ਵਿੱਚ, ਜਿਸਦੀ ਕੋਈ ਸਮਾਂ-ਸੀਮਾ ਨਹੀਂ 
ਦੌਸੀ ਜਾ ਸਕਦੀ, ਸਵੈ-ਇਛਤ ਸ਼ਮੂਲੀਅਤ ਦੇ ਅਧਾਰ ਉੱਤੇ 
ਵੱਡ-ਪੋਧਰੀ ਪੈਦਾਵਾਰ ਵਿਚ ਤਬਦੀਲੀ ਸੈਭਵ ਹੋ ਜਾਵੇਗੀ। 
(ਲੈਨਿਨ ਸਮੌਚੀਆਂ ਲਿਖਤਾਂ, ਸੈਂਚੀ 32, ਸਫ਼ਾ 348) 

ਖੇਤੀ ਵਿੱਚ ਸਮੂਹਿਕ ਮਾਲਕੀ ਅਤੇ ਸਨਅਤ ਵਿੱਚ ਰਾਜਕੀ 
ਮਾਲਕੀ ਦਾ ਪੂਰਾ ਵਿਕਾਸ ਹੋ ਜਾਣ 'ਤੇ, ਪੈਦਾਵਾਰ ਦੇ ਸਾਧਨਾਂ ਦਾ 
ਸਮਾਜੀਕਰਨ ਪੂਰਾ ਹੋਇਆ ਸਮਝਿਆ ਜਾ ਸਕਦਾ ਹੈ ।ਬਾਅਦ ਵਿੱਚ, 
ਖੇਤੀ ਦੇ ਸੋਨਅਤੀਕਰਨ ਅਤੇ ਕਿਸਾਨੀ ਦੇ ਪ੍ਰੋਲੇਤਾਰੀਕਰਨ ਨਾਲ 
ਸਮੂਹਿਕ ਮਾਲਕੀ ਰਾਜਕੀ ਮਾਲਕੀ ਜਾਂ ਸਮੋਂਚੇ ਲੋਕਾਂ ਦੀ ਮਾਲਕੀ 
ਵਿੱਚ ਸ਼ਾਮਿਲ ਹੋ ਜਾਵੇਗੀ, ਜਿਹੜੀ ਕਿ ਉਚੇਰੇ ਧਰਾਤਲ ਉੱਤੇ ਹੈਦੀ 
ਹ: 
ਸਮੂਹਿਕ ਮਾਲਕੀ ਅਤੇ ਸਮੋਂਚੇ ਲੋਕਾਂ ਦੁਆਰਾ 
ਮਾਲਕੀ, ਦੋਵੇਂ ਹੀ ਸਮਾਜਵਾਦੀ ਮਾਲਕੀ ਹਨ; ਪ੍ਰਤੂ ਪਿਛਲੀ 
ਪਹਿਲੀ ਤੋਂ ਵਧੇਰੇ ਵਿਕਸਤ ਹੈ ਕਿਉਂਕਿ ਸਮੋਚੀ ਲੋਕਾਈ ਦੇ 
ਨੁਮਾਇੰਦਾ ਦੇ ਰੂਪ ਵਿਚ, ਰਾਜ ਸਮੋਂਚੇ ਲੋਕਾਂ ਦੀ ਮਾਲਕੀ 
ਵਾਲੇ ਪੈਦਾਵਾਰ ਦੇ ਸਾਧਨਾਂ ਅਤੇ ਉੱਦਮਾਂ ਦੀ ਪੈਦਾਵਾਰ ਨੂੰ 
ਕੌਮੀ ਅਰਥਚਾਰੇ ਦੀਆਂ ਸਮੋਚਤਾ ਵਿੱਚ ਲੋੜਾਂ ਦੇ ਅਨੁਸਾਰ 
ਸਿੰਧਾ ਹੀ ਏਕੀਕ੍ਰਿਤ ਅਤੇ ਤਰਕਸੈਗਤ ਢੰਗ ਨਾਲ਼ ਵੰਡ 
ਕਰ ਸਕਦਾ ਹੈ, ਜਦਕਿ ਸਮੂਹਿਕ ਮਾਲਕੀ ਅਧੀਨ ਉੱਦਮਾਂ, 
ਫਿਲਹਾਲ ਮੌਜੂਦ ਲੋਕ-ਕਮਿਊਨਾਂ ਸਮੇਤ, ਦੁਆਰਾ ਅਜਿਹਾ 
ਕਰਨਾ ਸੈਭਵ ਨਹੀਂ ਹੈ। (ਪੀਕਿੰਗ ਰੀਵਿਊ, ਸਾਲ 1958, 
ਅਕ 43, ਸਫ਼ਾ 12) 
ਇਹ ਏਕਾ ਕਿਵੇਂ ਸੈਭਵ ਹੋ ਸਕੇਗਾ ? ਅਜਿਹਾ ਕਮਿਊਨਾਂ 
ਦੇ ਹੋਏ ਅਗਲੇਰੇ ਵਿਗਾਸ ਉੱਤੇ ਨਿਰਭਰ ਕਰੇਗਾ, ਜਿਹੜੀ ਕਿ ਇਕ 
ਲੰਮੀ ਪ੍ਰਕਿਰਿਆ ਹੋਣ ਦੀ ਸੈਭਾਵਨਾ ਹੈ, ਪਰ ਪਹਿਲਾਂ ਹੀ ਇੰਕ ਉੱਚੇ 
ਪਧਰ ਦੇ ਪੌਜਣ ਦੇ ਸੈਕੇਤ ਮਿਲ ਰਹੇ ਹਨ। 
ਸਭ ਤੋਂ ਪਹਿਲਾਂ, ਕਮਿਊਨ ਵਿੱਚ ਮਾਲਕੀ ਦੇ ਤਿੰਨ ਪੋਧਰਾਂ 
ਵਿੱਚ ਜਿਹੜਾ ਸੰਤੁਲਨ ਫਿਲਹਾਲ ਮੌਜੂਦ ਹੈ, ਉਸਦੇ ਉੱਚੇ ਪੌਧਰ 
ਵੱਲ ਝੁਕਣ ਦੀ ਸੈਭਾਵਨਾ ਹੈ: 
ਫਿਲਹਾਲ, ਬਹੁਤੇ ਲੋਕ-ਕਮਿਊਨਾਂ ਐਦਰ ਤਿੰਨ- 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਅਗਸਤ 2014 ੨ 27 


5।। 58000 4800 5॥10। 0 ੬00 


੧31੧01੧੧15006001ਗ1.60।। 


ਨਿਭਾਉਣ ਦੇ ਕਾਬਿਲ ਬਣਾਉਂਦੀ ਹੈ। ਇਸਨੇ ਲੋਕ- 
ਕਮਿਊਨ ਦੇ ਚੌਖਟੇ ਐਦਰ ਰਹਿੰਦੇ ਹੋਏ ਏਕੀਕ੍ਰਿਤ ਅਗਵਾਈ 
ਦੇਣ ਅਤੇ ਪੈਦਾਵਾਰ ਨੂੰ ਪ੍ਰਤੌਖ ਰੂਪ ਵਿਚ ਜਥੇਬਦ ਕਰਨ 
ਵਾਲੀਆਂ ਇਕਾਈਆਂ ਦੀ ਪਹਿਲਕਦਮੀ ਦੀ ਪੂਰੀ ਭੂਮਿਕਾ 
ਨੂੰ ਸਰਗਰਮ ਕਰਨ ਦੀ ਸਮੌਸਿਆ ਨੂੰ ਹੋਲ ਕਰਨਾ ਸੈਭਵ 
ਬਣਾਇਆ ਹੈ। ਇਹ ਖ਼ਿਆਲ ਕੀਤਾ ਜਾਂਦਾ ਹੈ ਕਿ ਖੇਤੀ 
ਦੀਆਂ ਪੈਦਾਵਾਰੀ ਤਾਕਤਾਂ ਦੇ ਉੱਨਤ ਹੈਦੇ ਪੌਧਰ ਅਤੇ 
ਕਮਿਊਨ ਤੇ ਬ੍ਰਿਗੇਡ ਪਧਰ ਉੱਤੇ ਅਰਥਚਾਰੇ ਦੇ ਹੋਰ ਵਿਕਾਸ 
ਦੁਆਰਾ ਪੈਦਾਵਾਰੀ ਟੀਮ ਦੀ ਥਾਂ ਪੈਦਾਵਾਰੀ ਬ੍ਰਿਗੇਡ ਨੂੰ 
ਬੁਨਿਆਦੀ ਲੇਖਾਕਾਰੀ ਇਕਾਈ ਬਣਾਉਣ ਲਈ ਹਾਲਤਾਂ 
ਪੈਦਾ ਕਰਨ ਲਈ ਅਜੇ ਮੁਕਾਬਲਤਨ ਲੰਮਾ ਸਮਾਂ ਲੋਗੇਗਾ। 
ਇੰਕ ਹੋਰ ਅਰਸੇ ਬਾਅਦ ਕਮਿਊਨ ਬਨਿਆਦੀ ਲੇਖਾਕਾਰੀ 
ਇਕਾਈ ਬਣਾ ਦਿੱਤਾ ਜਾਵੇਗਾ। (ਪੀਕਿੰਗ ਰੀਵਿਊ, ਸਾਲ 
1964, ਅਕ 15, ਸਫ਼ਾ 20) 
ਦੂਸਰੇ ਪਾਸੇ, ਵੌਡ-ਪੋਧਰੀ ਪੈਦਾਵਾਰ ਦਾ ਲਗਾਤਾਰ 
ਫੈਲਾਅ ਲਾਗੋ-ਲਾਗੇ ਦੇ ਕਮਿਊਨਾਂ ਨੂੰ ਖੁਦ ਨੂੰ ਫੈਡਰਲ ਅਧਾਰ 


ਸਮੂਹਿਕ ਮਾਲਕੀ ਤੋਂ ਸਮੋਂਚੇ ਲੋਕਾਂ ਦੀ ਮਾਲਕੀ ਵੇਲ 
ਹੌਲੀ-ਹੌਲੀ ਵਧਣ ਨੂੰ ਉਤਸ਼ਾਹਿਤ ਕਰਨ ਲਈ, ਹਰੇਕ 
ਸੂਬਾ ਕਮਿਊਨਾਂ ਦੀ ਆਪਣੀ ਇੰਕ ਫੈਡਰੇਸ਼ਨ ਕਾਇਮ 
ਕਰੇਗਾ। ਆਉਣ ਵਾਲੇ ਸਾਲਾਂ ਅਦਰ ਅਤੇ ਪੈਦਾਵਾਰ ਦੇ 
ਉਤਸ਼ਾਹੀ ਵਿਕਾਸ ਅਤੇ ਲੋਕਾਂ ਦੀ ਉੱਚੀ ਉੱਠੀ ਸਿਆਸੀ 
ਚੇਤਨਾ ਦੇ ਅਧਾਰ ਉੱਤੇ, ਅਜਿਹੀਆਂ ਫੈਡਰੇਸ਼ਨਾਂ ਨੂੰ ਆਪਣੇ 
ਪੈਦਾਵਾਰੀ ਸਾਧਨਾਂ ਦਾ ਉਹ ਹਿੱਸਾ ਜਿਹੜਾ ਸਮੁਚੇ ਲੋਕਾਂ 
ਦੀ ਮਾਲਕੀ ਹੇਠ ਹੋਵੇ ਅਤੇ ਆਪਣੀਆਂ ਉਪਜਾਂ ਦਾ ਉਹ 
ਹਿੱਸਾ ਜਿਹੜਾ ਰਾਜ ਦੁਆਰਾ ਏਕੀਕ੍ਰਿਤ ਵੰਡ ਅਧੀਨ ਹੋਵੇ, 
ਹੌਲੀ-ਹੌਲੀ ਵਧਾਉਂਦੇ ਜਾਣ ਲਈ ਲੋੜੀਂਦੇ ਕਦਮ ਉਠਾਉਣੇ 
ਚਾਹੀਦੇ ਹਨ ਅਤੇ ਫਿਰ ਜਦੋਂ ਹਾਲਤਾਂ ਪੈਕ ਜਾਣਗੀਆਂ, 
ਤਾਂ ਸਮੂਹਿਕ ਮਾਲਕੀ ਨੂੰ ਸਮੋਚੇ ਲੋਕਾਂ ਦੀ ਮਾਲਕੀ ਵਿੱਚ 
ਬਦਲ ਦੇਣਾ ਚਾਹੀਦਾ ਹੈ।ਜੇ ਇਸ ਤਬਦੀਲੀ ਨੂੰ ਉਤਸ਼ਾਹਿਤ 
ਲਈ ਬਣਾਈ ਰੌਖਿਆ ਜਾਂਦਾ ਹੈ, ਜਿਸਦੇ ਸਿੰਟੇ ਵਜੋਂ 
ਕਮਿਊਨ ਮੈਂਬਰ ਖੁਦ ਨੂੰ ਆਪਣੇ ਸਮੂਹਿਕ ਖੇਤ ਦੇ ਹਿਤਾਂ ਦੇ 
ਸੌੜੇ ਘੇਰੇ ਤੌਕ ਸੀਮਤ ਕਰਕੇ ਰੌਖਦੇ ਹਨ ਤਾਂ ਸਮਾਜਿਕ 
ਪੈਦਾਵਾਰੀ ਤਾਕਤਾਂ ਦੇ ਲਗਾਤਾਰ ਵਿਕਾਸ ਅਤੇ ਲੋਕਾਂ ਦੀ 
ਸਿਆਸੀ ਸਮਝ ਦੇ ਲਗਾਤਾਰ ਉੱਚਿਆਂ ਉੱਠਦੇ ਜਾਣ ਵਿੰਚ 
ਰੋਕ ਖੜੀ ਹੋ ਜਾਵੇਗੀ । ਇਹ ਸਹੀ ਨਹੀਂ ਹੋਵੇਗਾ। ਪਰ, ਇਹ 
ਵੀ ਚੇਤੇ ਰੌਖਣਾ ਚਾਹੀਦਾ ਹੈ ਕਿ ਸਮੂਹਿਕ ਮਾਲਕੀ ਅਜੇ ਵੀ 
ਕਮਿਊਨਾਂ ਐਦਰ ਪੈਦਾਵਾਰ ਦੇ ਵਿਕਾਸ ਵਿੱਚ ਹਾਂ-ਪੌਖੀ 
ਭੂਮਿਕਾ ਨਿਭਾਉਂਦੀ ਰਹਿੰਦੀ ਹੈ।ਸਮੂਹਿਕ ਮਾਲਕੀ ਤੋਂ ਸਮੋਚੇ 
ਲੋਕਾਂ ਦੀ ਮਾਲਕੀ ਵਿੱਚ ਤਬਦੀਲੀ ਲਈ ਕਿੰਨਾ ਸਮਾਂ 


ਲੌਗੇਗਾ, ਇਹ ਬਾਹਰਮੁਖੀ ਕਾਰਕਾਂ- ਪੈਦਾਵਾਰ ਦੇ ਵਿਕਾਸ 
ਅਤੇ ਲੋਕਾਂ ਦੀ ਸਿਆਸੀ ਸਮਝ ਦੇ ਪਧਰ- ਦੁਆਰਾ ਤੈਅ 
ਹੋਵੇਗਾ ਅਤੇ ਇਹ ਸਿਰਫ਼ ਕਿਸੇ ਦੀ ਆਪਣੀ ਮਨਇੰਛਤ 
ਸੋਚ ਦੁਆਰਾ ਮਨਮਰਜ਼ੀ ਨਾਲ ਤੈਅ ਨਹੀਂ ਕੀਤਾ ਜਾ ਸਕਦਾ। 
ਇਸ ਤਰ੍ਹਾਂ, ਤਬਦੀਲੀ ਪੜਾਵਾਂ ਅਤੇ ਗਰੋਪਾਂ ਰਾਹੀਂ ਇਕ 
ਕਾਫ਼ੀ ਲੰਮੇ ਅਰਸੇ ਵਿੱਚ ਹੋਵੇਗੀ ।(ਪੀਕਿੰਗ ਰੀਵਿਊ, ਸਾਲ 
1958, ਅਕ 43, ਸਫ਼ਾ 12) 
ਹੁਣ ਤੌਕ ਚਰਚਾ ਅਧੀਨ ਵਿਕਾਸ ਦੇ ਪੜਾਅ ਸਮਾਜਵਾਦ 
ਦੇ ਪੜਾਅ ਐਦਰ ਆਉਂਦੇ ਹਨ। ਕੀ ਉਹ ਕੁਝ ਅਜਿਹੇ ਸੈਕੇਤ ਪ੍ਰਗਟ 
ਕਰਦੇ ਹਨ ਜਿਹੜੇ ਕਮਿਊਨਿਜ਼ਮ ਵੱਲ ਭਵਿੱਖੀ ਤਬਦੀਲੀ ਉੱਤੇ 
ਰੌਸ਼ਨੀ ਪਾਉਂਦੇ ਹਨ ? ਇਸ ਸਬੋਧ ਵਿੱਚ ਪੌਛਿਆ ਜਾਣ ਵਾਲਾ ਸਭ 
ਤੋਂ ਪਹਿਲਾ ਸਵਾਲ ਇਹ ਹੈ, ਸਮਾਜਵਾਦ ਅਧੀਨ ਜਿਣਸ ਪੈਦਾਵਾਰ 
ਦਾ ਕੀ ਬਣੇਗਾ ? 


2. ਨਿਯੀਤਰਿਤ ਜਿਣਸ ਪੈਦਾਵਾਰ 

ਕਿਉਂਕਿ ਜਿਣਸ ਪੈਦਾਵਾਰ ਪੈਦਾਵਾਰ ਦੇ ਸਾਧਨਾਂ ਦੀ 
ਨਿੱਜੀ ਮਾਲਕੀ ਉੱਤੇ ਟਿਕੀ ਹੈਦੀ ਹੈ, ਜਿਣਸ ਪੈਦਾਵਾਰ ਨੂੰ ਆਪਣਾ 
ਖਾਸਾ ਲਾਜ਼ਮੀ ਹੀ ਬਦਲਣਾ ਪਵੇਗਾ, ਜਦੋਂ ਨਿੱਜੀ ਮਾਲਕੀ ਦੀ ਥਾਂ 
ਸਮਾਜਵਾਦੀ ਮਾਲਕੀ ਲੈ ਲਵੇਗੀ । ਸਭ ਤੋਂ ਅਹਿਮ ਬਦਲਾਅ ਇਹ 
ਆਵੇਗਾ ਕਿ ਕਿਰਤ-ਸ਼ਕਤੀ ਹੁਣ ਜਿਣਸ ਨਹੀਂ ਰਹਿੰਦੀ। ਇਹੀ 
ਉਹ ਲੌਛਣ ਹੈ ਜਿਹੜਾ ਸਰਮਾਏਦਾਰਾ ਜਿਣਸ ਪੈਦਾਵਾਰ ਨੂੰ ਪਹਿਲਾਂ 
ਹੁਣ ਇਹ ਲੋਪ ਹੋ ਜਾਂਦਾ ਹੈ। ਇਸ ਤੋਂ ਇਹ ਸਿਟਾ ਨਿਕਲਦਾ ਹੈ ਕਿ 
ਵਾਫਰ ਕਦਰ ਨੂੰ ਨਮਿਤਣ ਦੀ ਕੋਈ ਸੈਭਾਵਨਾ ਨਹੀਂ ਰਹਿੰਦੀ । ਅਸਲ 
ਵਿੱਚ ਵਾਫਰ ਕਦਰ ਦਾ ਪੂਰਾ ਸੈਕਲਪ ਹੀ ਆਪਣਾ ਮਤਲਬ ਗਵਾ 
ਬਹਿੰਦਾ ਹੈ, ਕਿਉਂਕਿ ਇਹ ਜ਼ਰੂਰੀ ਅਤੇ ਵਾਫਰ ਕਿਰਤ ਜਾਂ 
ਅਦਾਇਗੀ-ਬਦਲੇ ਤੇ ਅਦਾਇਗੀ-ਬਿਨਾਂ ਕੀਤੀ ਗਈ ਕਿਰਤ ਵਿੱਚ 
ਫਰਕ ਉੱਤੇ ਹੀ ਨਿਰਭਰ ਕਰਦਾ ਹੈ। ਹੁਣ ਜਿਹੜੀ ਕਦਰ ਮਜ਼ਦੂਰ 
ਸਿਰਜਦੇ ਹਨ , ਉਹ ਪੂਰੀ ਤਰ੍ਹਾਂ ਨਾਲ਼ ਉਹਨਾਂ ਦੀ ਹੁੰਦੀ ਹੈ ਅਤੇ ਇਹ 
ਉਹਨਾਂ ਦਾ ਆਪਣਾ ਫੈਸਲਾ ਹੁੰਦਾ ਹੈ ਕਿ ਇਸ ਵਿੱਚੋਂ ਉਹ ਕਿੰਨਾ 
ਹਿੱਸਾ ਖਪਤ ਦੇ ਸਾਧਨਾਂ ਉੱਤੇ ਖਰਚਣਗੇ ਅਤੇ ਕਿੰਨਾ ਹਿੱਸਾ ਉਹ 
ਪੈਦਾਵਾਰ ਵਿੱਚ ਮੁੜ-ਨਿਵੇਸ਼ ਕਰਨਗੇ ਜਾਂ ਹੋਰਾਂ ਉਦੇਸ਼ਾਂ ਲਈ ਅਲੌਗ 
ਰੌਖਣਗੇ। 

ਪਰ ਇਸਦਾ ਅਰਥ ਇਹ ਨਹੀਂ ਹੈ ਕਿ ਕਦਰ ਦਾ ਸਿਧਾਂਤ 
ਅਰਥਹੀਣ ਹੋ ਜਾਂਦਾ ਹੈ। ਸਮਾਜਵਾਦ ਅਧੀਨ, ਕਮਿਊਨਿਜ਼ਮ ਦੇ 
ਮੁਕਾਬਲੇ, ਕਿਰਤ ਦੀ ਪੈਦਾਵਾਰਤਾ ਅਜੇ ਇੰਨੀ ਨਹੀਂ ਹੁੰਦੀ ਕਿ ਉਹ 
ਸਭ ਲਈ ਬਹੁਤਾਤ ਵਿੱਚ ਪੈਦਾ ਕਰ ਸਕੇ ਅਤੇ ਇਸ ਲਈ ਇਹ 
ਜ਼ਰੂਰੀ ਬਣਿਆ ਰਹਿੰਦਾ ਹੈ ਕਿ ਮਜ਼ਦੂਰ ਨੂੰ ਸਮਾਜ ਕੋਲੋਂ ਉਸ ਨਿਸਬਤ 
ਤੋਂ ਜ਼ਿਆਦਾ ਨਾ ਮਿਲੇ ਜਿੰਨਾ ਉਸ ਨੇ ਪੈਦਾ ਕੀਤਾ ਹੈਦਾ ਹੈ।“ਉਸਦੇ 
ਕੰਮ ਅਨੁਸਾਰ” ਸਿਧਾਂਤ ਦਾ ਇਹੀ ਅਰਥ ਹੈ ।ਉਸਦਾ ਕੰਮ ਪੈਦਾਵਾਰ 
ਵਿੱਚ ਉਸ ਵੌਲੋਂ' ਖ਼ਰਚ ਕੀਤੀ ਕਿਰਤ ਦੀ ਖ਼ਾਸ ਮਿਕਦਾਰ ਨੂੰ 
ਬਰਾਬਰ ਮਿਕਦਾਰ ਵਿੱਚ ਖ਼ਰਚ ਕੀਤੀ ਜਾਂਦੀ ਕਿਰਤ ਨੂੰ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ 


5।। 58000 4800 5॥10। 0 €00॥ 


ਅਗਸਤ 2014 % 28 


੧31101੧੧15006001ਗ1.60।। 


ਮਿਲਾ ਕੇ ਬਰਾਬਰ ਕੀਤਾ ਜਾ ਸਕਦਾ ਹੈ ਅਤੇ ਇਹ ਪੈਮਾਨਾ ਕਦਰ ਦਾ 
ਨਿਯਮ ਮੁਹਈਆ ਕਰਵਾਉਂਦਾ ਹੈ। ਕਿਰਤ ਦੀਆਂ ਉਪਜਾਂ ਦਾ ਪ੍ਚਲਣ 
ਜਿਣਸਾਂ ਦੇ ਰੂਪ ਵਿਚ ਹੋਣਾ ਜਾਰੀ ਰਹਿੰਦਾ ਹੈ ਅਤੇ ਉਹਨਾਂ ਦਾ ਇਕ- 
ਦੂਜੇ ਨਾਲ ਵਟਾਂਦਰਾ ਕਦਰ ਦੇ ਨਿਯਮ ਦੇ ਅਨੁਸਾਰ ਹੈਦਾ ਹੈ। ਇਹ 
ਨਿਯਮ ਉਹਨਾਂ ਚੀਜ਼ਾਂ ਦੀ ਪੈਦਾਵਾਰ ਵਿੱਚ ਵੀ ਇਸਤੇਮਾਲ ਹੰਦਾ ਹੈ 
ਜਿਹੜੀਆਂ ਜਿਣਸਾਂ ਦੇ ਰੂਪ ਵਿੱਚ ਨਹੀਂ ਵੀ ਵਿਚਰਦੀਆਂ, ਮਿਸਾਲ 
ਕੀਤੀ ਗਈ ਪੈਦਾਵਾਰੀ ਮਸ਼ੀਨਰੀ । ਪ੍ਰਬਧਨ ਦੌਰਾਨ ਕਰੜੇ ਜ਼ਾਬਤੇ 
ਵਾਲੇ ਲੇਖੇ ਅਤੇ ਕਿਫ਼ਾਇਤ ਲਈ ਇਹ ਲਾਜ਼ਮੀ ਹੈ ਕਿ ਅਜਿਹੀਆਂ 
ਚੀਜ਼ਾਂ ਦੀ ਕੀਮਤ ਕਦਰ ਦੇ ਨਿਯਮ ਅਨੁਸਾਰ ਤੈਅ ਹੋਵੇ । ਬਿਨਾਂ ਸ਼ੌਕ, 
ਖ਼ਾਸ ਹਾਲਤਾਂ ਵਿੰਚ, ਇਹ ਫੈਸਲਾ ਕੀਤਾ ਜਾ ਸਕਦਾ ਹੈ ਕਿ ਕਿਸੇ 
ਵਿਸ਼ੇਸ਼ ਉਪਜ ਨੂੰ ਉਸਦੀ ਕਦਰ ਤੋਂ' ਉੱਤੇ ਜਾਂ ਥਲੇ ਵੇਚਿਆ ਜਾਵੇ। 
ਦੂਜੇ ਸ਼ਬਦਾਂ ਵਿਚ, ਹੁਣ ਕਦਰ ਦਾ ਨਿਯਮ ਨਿਯੋਤਰਣ ਵਿੱਚ ਹੁੰਦਾ ਹੈ, 
ਪਰ ਇਹ ਲਾਗੂ ਹੋਣਾ ਬਦ ਨਹੀਂ ਕਰ ਦਿੰਦਾ । ਸਤਾਲਿਨ ਨੇ ਇਸ 
ਮਸਲੇ ਦੀ ਇਸ ਤਰ੍ਹਾਂ ਵਿਆਖਿਆ ਕੀਤੀ ਹੈ: 
ਕਈ ਵਾਰ ਇਹ ਪੌਛਿਆ ਜਾਂਦਾ ਹੈ ਕਿ ਕੀ ਸਾਡੇ 
ਦੇਸ਼ ਦੇ ਸਮਾਜਵਾਦੀ ਢਾਂਚੇ ਅਦਰ ਕਦਰ ਦਾ ਨਿਯਮ 
ਬਣਿਆ ਰਹਿੰਦਾ ਹੈ ਅਤੇ ਲਾਗੂ ਹੈਦਾ ਰਹਿੰਦਾ ਹੈ। ਹਾਂ, ਇਹ 
ਬਣਿਆ ਰਹਿੰਦਾ ਹੈ ਅਤੇ ਲਾਗੂ ਵੀ ਹੁੰਦਾ ਹੈ। ਜਿੱਥੇ ਕਿਤੇ 
ਵੀ ਜਿਣਸਾਂ ਅਤੇ ਜਿਣਸ ਪੈਦਾਵਾਰ ਦੀ ਹੋਂਦ ਹੁੰਦੀ ਹੈ, ਉੱਥੇ 
ਕਦਰ ਦੇ ਨਿਯਮ ਦੀ ਲਾਜ਼ਮੀ ਹੀ ਹੋਂਦ ਹੋਣੀ ਚਾਹੀਦੀ ਹੈ। 
ਸਾਡੇ ਦੇਸ਼ ਵਿਚ, ਕਦਰ ਦਾ ਨਿਯਮ, ਸਭ ਤੋਂ ਪਹਿਲਾਂ ਖਰੀਦ 
ਤੇ ਵੇਚ ਰਾਹੀਂ ਜਿਣਸਾਂ ਦੇ ਵਟਾਂਦਰੇ, ਸੈਖੇਪ ਵਿਚ ਕਿਹਾ 
ਜਾਵੇ ਕਿ ਨਿੱਜੀ ਵਰਤੋਂ ਦੀਆਂ ਚੀਜ਼ਾਂ ਦੇ ਵਟਾਂਦਰੇ ਦੇ ਦਾਇਰੇ 
ਐਦਰ ਲਾਗੂ ਹੁੰਦਾ ਹੈ। ਇੱਥੇ, ਇਸ ਦਾਇਰੇ ਅਦਰ, ਬਿਨਾਂ 
ਸ਼ੌਕ ਕਦਰ ਦਾ ਨਿਯਮ ਕੁਝ ਹੋਂਦ ਤੋਂਕ ਨਿਯੋਤਰਕ 
(੧੬201307) ਦੀ ਭੂਮਿਕਾ ਬਣਾਈ ਰੋਖਦਾ ਹੈ। 
ਪਰ, ਕਦਰ ਦੇ ਨਿਯਮ ਦਾ ਲਾਗੂ ਹੋਣਾ ਸਿਰਫ ਜਿਣਸ 
ਪ੍ਚਲਣ ਦੇ ਦਾਇਰੇ ਤੌਕ ਹੀ ਸੀਮਤ ਨਹੀਂ ਹੁੰਦਾ। ਇਹ 
ਪੈਦਾਵਾਰ ਦੇ ਦਾਇਰੇ ਅਦਰ ਵੀ ਲਾਗੂ ਹੁੰਦਾ ਹੈ । ਭਾਵੇਂ ਇਹ 
ਸੋਚ ਹੈ ਕਿ ਸਾਡੀ ਸਮਾਜਵਾਦੀ ਪੈਦਾਵਾਰ ਅਦਰ ਕਦਰ ਦੇ 
ਨਿਯਮ ਦੀ ਨਿਯੋਤਰਿਕ ਦੀ ਕੋਈ ਭੂਮਿਕਾ ਨਹੀਂ' ਹੁੰਦੀ, ਪਰ 
ਫਿਰ ਵੀ ਇਹ ਪੈਦਾਵਾਰ ਨੂੰ ਪ੍ਭਾਵਿਤ ਕਰਦਾ ਹੈ ਅਤੇ 
ਪੈਦਾਵਾਰ ਨੂੰ ਨਿਰਦੇਸ਼ਿਤ ਕਰਨ ਵੇਲੇ ਇਸ ਤੌਥ ਨੂੰ 
ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। (ਸਤਾਲਿਨ, 
ਸੋਵੀਅਤ ਯੂਨੀਅਨ ਵਿੱਚ ਸਮਾਜਵਾਦ ਦੀਆਂ ਆਰਥਿਕ 
ਸਮੋਸਿਆਵਾਂ, ਸਫ਼ਾ 23) 
ਬਿਨਾਂ ਸ਼ੌਕ, ਸਰਮਾਏਦਾਰਾ ਜਿਣਸ ਪੈਦਾਵਾਰ ਦੇ ਹੋਰ ਵੀ 
ਕਈ ਲੌਂਛਣ ਹਨ ਜਿਹੜੇ ਸਮਾਜਵਾਦੀ ਅਰਥਚਾਰੇ ਐਦਰ ਲੋਪ ਹੋ 
ਜਾਣਗੇ। ਇਸ਼ਤਿਹਾਰਬਾਜ਼ੀ ਅਤੇ ਵਿਕਰੀ ਨੂੰ ਉਤਸ਼ਾਹਿਤ ਕਰਨ ਲਈ 
ਲਈ ਹੁੰਦੇ ਹਨ ਅਤੇ ਖਪਤ ਦੀਆਂ ਚੀਜ਼ਾਂ ਨੂੰ “ਕੁੱਝ ਦੇਰ ਬਾਅਦ 
ਅਪ੍ਰਚਲਿਤ ਹੋ ਜਾਣ ਜਾਂ ਘਸ ਜਾਣ” ਦੇ ਢੋਗ ਨਾਲ ਪੈਦਾ ਕਰਨਾ ਤਾਂ 


ਕਿ ਉਹਨਾਂ ਦੀ ਹੈਢਣਸਾਰਤਾ ਘੋਟ ਹੋਵੇ ਅਤੇ ਪੈਦਾਵਾਰ ਦੀ ਤੇਜ 
ਗਤੀ ਨੂੰ ਬਣਾਈ ਰਖਿਆ ਜਾ ਸਕੇ, ਇਹ ਅਜਿਹੇ ਹੀ ਲੋਛਣ ਹਨ। 
ਅਜਿਹੇ ਬੇਈਮਾਨੀ ਭਰੇ ਢੈਗ-ਤਰੀਕਿਆਂ ਜਿਹੜੇ ਸਰਮਾਏਦਾਰਾ ਸਮਾਜ 
ਵਿੱਚ “ਚੰਗਾ ਕਾਰੋਬਾਰ? ਮਨੇ ਜਾਂਦੇ ਹਨ, ਦੀ ਸਮਾਜਵਾਦ ਵਿਚ ਕੋਈ 
ਹੋਂਦ ਨਹੀਂ ਰਹੇਗੀ, ਜਿਸ ਵਿੱਚ ਜੀਵਨ ਪਧਰ ਦੇ ਲਗਾਤਾਰ ਉੱਪਰ 
ਉੱਠਦੇ ਜਾਣ ਦੇ ਸਦਕਾ, ਖਪਤ ਦੀਆਂ ਚੀਜ਼ਾਂ ਲਈ ਮਗ ਆਮ ਤੌਰ 
ਪੈਦਾਵਾਰ, ਵਡ ਤੇ ਖਪਤ ਦੀ ਪੂਰੀ ਪ੍ਰਕਿਰਿਆ ਨਿਯੀਤਰਨ ਵਿਚ ਹੈਦੀ 
ਹੈ, ਸਰਮਾਏਦਾਰਾ ਸਮਾਜ ਨੂੰ ਤਕੜੇ ਝਟਕੇ ਦੇਣ ਵਾਲੇ ਆਰਥਿਕ 
ਸੈਕਟਾਂ ਦੀ ਕੋਈ ਸੈਭਾਵਨਾ ਨਹੀਂ ਰਹਿੰਦੀ । 

ਬਿਨਾਂ ਸ਼ੌਕ, ਸਮਾਜਵਾਦ ਦੀਆਂ ਆਪਣੀਆਂ ਐਦਰੂਨੀ 
ਵਿਰੋਧਤਾਈਆਂ ਹੈਦੀਆਂ ਹਨ, ਪਰ ਉਹ ਓਨਾ ਚਿਰ ਗੈਰ-ਦੁਸ਼ਮਣਾਨਾ 
ਨਜਿੱਠਿਆ ਜਾਂਦਾ ਹੈ। ਪਰ ਇੱਥੇ ਇੰਕ ਵਾਰ ਫਿਰ, ਪੈਦਾਵਾਰ ਦੀ 
ਯੋਜਨਾਬੰਦੀ ਸਮੇਂ ਕਦਰ ਦੇ ਨਿਯਮ ਨੂੰ ਗਿਣਤੀ ਵਿਚ ਰਖਣਾ ਜ਼ਰੂਰੀ 
ਹੁੰਦਾ ਹੈ। ਇਸ ਬਿੰਦੂ ਨੂੰ ਸਿਧ ਕਰਨ ਲਈ, ਆਉ ਅਸੀਂ ਸਨਅਤ 
ਅਤੇ ਖੇਤੀ ਵਿਚਾਲੇ ਗ਼ੈਰ-ਬਰਾਬਰੀ ਵਿੱਚੋ` ਪੈਦਾ ਹੁੰਦੀਆਂ 
ਸਮੌਸਿਆਵਾਂ ਵੇਲ ਵਾਪਸ ਮੜੀਏ । 

ਮੋਟੇ ਰੂਪ ਵਿੱਚ ਕਿਹਾ ਜਾਵੇ, ਕਮਿਊਨ ਜਿਸ ਕੀਮਤ ਉੱਤੇ 
ਆਪਣੇ ਅਨਾਜ ਨੂੰ ਰਾਜ ਕੋਲ ਵੇਚਦੇ ਹਨ, ਉਹੀ ਕਿਸਾਨਾਂ ਦੀ 
ਮੁਦਰਾ ਦੇ ਰੂਪ ਵਿਚ ਆਮਦਨ ਨੂੰ ਤੈਅ ਕਰਦੀ ਹੈ ਅਤੇ ਦੂਜੇ ਪਾਸੇ, 
ਉਜਰਤੀ ਕੀਮਤਾਂ ਦੇ ਹਿਸਾਬ ਨਾਲ ਗਣਨਾ ਕੀਤੀਆਂ ਗਈਆਂ 
ਦੀ ਅਸਲ ਆਮਦਨ ਨੂੰ ਤੈਅ ਕਰਦੀਆਂ ਹਨ। ਵਟਾਂਦਰਾ ਕਦਰ ਦੇ 
ਨਿਯਮ ਅਨੁਸਾਰ ਹੌਦਾ ਹੈ; ਪਰ ਜੇ ਕਦਰ ਦੇ ਨਿਯਮ ਨੂੰ ਅਜ਼ਾਦੀ 
ਨਾਲ ਕੰਮ ਕਰਨ ਦਿੱਤਾ ਜਾਵੇ ਤਾਂ ਕਿਸਾਨ ਹਮੇਸ਼ਾਂ ਘਾਟੇ ਵਿਚ 
ਰਹਿਣਗੇ ਕਿਉਂਕਿ ਮਸ਼ੀਨੀਕਰਨ ਦੀ ਗੈਰ-ਹਾਜ਼ਰੀ ਵਿਚ ਖੇਤੀ ਦੀ 
ਪੈਦਾਵਾਰਤਾ ਹਮੇਸ਼ਾਂ ਹੀ ਸਨਅਤ ਨਾਲੋਂ ਘੋਟ ਹੈਦੀ ਹੈ ਅਤੇ ਇਸ 
ਲਈ ਉਜਰਤਾਂ ਨੀਵੀਆਂ ਹੁੰਦੀਆਂ ਹਨ । ਇਸ ਵਿਰੋਧਤਾਈ ਨੂੰ ਹੌਲ 
ਕਰਨ ਲਈ, ਰਾਜ ਕੀਮਤਾਂ ਨੂੰ ਇਸ ਢੰਗ ਨਾਲ ਨਿਯੋਤਰਿਤ ਕਰਦਾ 
ਹੈ ਕਿ ਕਮਿਊਨ ਆਪਣੇ ਅਨਾਜ ਨੂੰ ਕਦਰ ਤੋਂ ਉੱਪਰ ਵੇਚਣ ਵਾਸਤੇ 
ਜਾਂ ਫਿਰ ਮਸ਼ੀਨਰੀ ਨੂੰ ਉਸਦੀ ਕਦਰ ਤੋਂ ਹੇਠਾਂ ਖਰੀਦਣ ਦੇ ਕਾਬਿਲ 
ਹੋ ਜਾਂਦਾ ਹੈ। ਇਸਦਾ ਉਦੇਸ਼ ਮਸ਼ੀਨੀਕਰਨ ਲਈ ਫੋਡਾਂ ਨੂੰ ਵਧਾਉਣ 
ਅਤੇ ਇਸ ਤਰ੍ਹਾਂ ਇੱਕ ਅਰਸੇ ਵਿੱਚ ਸਨਅਤ ਤੇ ਖੇਤੀ ਵਿੱਚ ਗ਼ੈਰ- 
ਬਰਾਬਰੀ ਨੂੰ ਖਤਮ ਕਰਨ ਦਾ ਹੁੰਦਾ ਹੈ। ਜਦੋਂ ਇਸ ਫ਼ਰਕ ਨੂੰ ਮਿਟਾ 
ਲਿਆ ਜਾਂਦਾ ਹੈ, ਪ੍ਰੋਲੇਤਾਰੀ ਅਤੇ ਕਿਸਾਨ ਵਿਚਾਲੇ ਫ਼ਰਕ ਵੀ ਲੋਪ 
ਹੋ ਜਾਂਦਾ ਹੈ। 


ਮੀਟ ਦੀ ਪੈਦਾਵਾਰ ਵਿਚਾਲੇ, ਜਾਂ ਫਿਰ ਸੋਨਅਤ ਦੀਆਂ ਵੌਖ-ਵੌਖ 
ਸ਼ਾਖਾਵਾਂ ਵਿਚਾਲੋ- ਅਤੇ ਹੋਰ ਕਈ ਜਿਹੜੀਆਂ ਅਣਕਿਆਸੇ 
ਕਾਰਕਾਂ ਜਿਵੇਂ ਕੁਦਰਤੀ ਆਫਤਾਂ, ਯੋਧਾਂ ਤੇ ਯੋਧਾਂ ਦੀਆਂ ਧਮਕੀਆਂ 
ਕਾਰਨ ਪੈਦਾ ਹੋ ਜਾਂਦੀਆਂ ਹਨ। ਇਹਨਾਂ ਸਾਰੀਆਂ ਨੂੰ ਠੀਕ ਢੰਗ 
ਨਾਲ ਨਜਿੱਠਣ ਵਿੱਚ ਹੀ ਕਾਮਯਾਬ ਸਮਾਜਵਾਦੀ ਯੋਜਨਾਬਦੀ ਦਾ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਅਗਸਤ 2014 ੨ 29 


5।। 58000 4800 5॥10। 0 ੬00੧ 


੧3101੧੧150016001ਗ1.60।। 


ਭੇਦ ਲੁਕਿਆ ਹੈ: (ਮਾਓ ਜ਼ੇ-ਤੈਗ, ਚਾਰ ਫਲਸਫਾਨਾ ਲਿਖਤਾਂ, ਸਫ਼ਾ 95) 


ਲੰਮੇ ਸਮੇਂ ਲਈ ਇਕ ਬਾਹਰਮੁਖੀ ਅਸਲੀਅਤ ਬਣੀ ਸਮਾਜਵਾਦੀ ਢਾਂਚੇ ਦੇ ਅਗੇ ਵੋਲ ਹੋਏ ਵਿਕਾਸ ਨਾਲ 
ਰਹਿਣ ਵਾਲੀ ਪੈਦਾਵਾਰ ਅਤੇ ਸਮਾਜ ਦੀਆਂ ਲੋੜਾਂ ਵਿਚਾਲੇ ਸਮਾਜ ਕਮਿਊਨਿਜ਼ਮ ਵੌਲ ਵਧਣਾ ਸ਼ੁਰੂ ਹੋ ਜਾਂਦਾ ਹੈ। ਧਨ-ਦੌਲਤ 


ਵਿਰੋਧਤਾਈ ਨੂੰ ਨਜਿਠਣ ਵਾਸਤੇ ਰਾਜਕੀ ਯੋਜਨਾਬੰਦੀ ਰਾਹੀਂ _ਦੀ ਬਹੁਤਾਤ ਦੇ ਸਦਕਾ ਪੈਦਾਵਾਰੀ ਤਾਕਤਾਂ ਇਸ ਹੋਦ ਤੌਕ ਵਿਕਸਤ 
ਮੁੜ-ਤਰਤੀਬੀ ਦੀ ਇਕ ਲਗਾਤਾਰ ਜਾਰੀ ਰਹਿਣ ਵਾਲੀ ਹੋ ਚੁੱਕੀਆਂ ਹੋਣਗੀਆਂ ਕਿ 'ਹਰੇਕ ਨੂੰ ਉਸਦੇ ਕੰਮ ਅਨੁਸਾਰ” ਦਾ 
ਪ੍ਰਕਿਰਿਆ ਦੀ ਲੋੜ ਹੈਦੀ ਹੈ। ਇਕੋਂਤਰੀਕਰਨ ਤੇ ਖ਼ਪਤ ਸਮਾਜਵਾਦੀ ਸਿਧਾਂਤ ਪੁਰਾਣਾ ਪੈ ਜਾਵੇਗਾ ਅਤੇ ਇਸ ਦੀ ਥਾਂ 'ਹਰੇਕ 
ਵਿਚਾਲੇ ਇੰਕ ਸਹੀ ਅਨੁਪਾਤ ਬਿਠਾਉਣ ਲਈ ਅਤੇ ਨੂੰ ਉਸਦੀ ਲੋੜ ਅਨੁਸਾਰ” ਦਾ ਕਮਿਊਨਿਸਟ ਸਿਧਾਂਤ ਲੈ ਲਵੇਗਾ। 
ਪੈਦਾਵਾਰ ਤੇ ਲੋੜਾਂ ਵਿਚ ਸੰਤੁਲਨ ਕਾਇਮ ਕਰਨ ਲਈ ਹਰ _ ਜਦੋਂ ਇਹ ਪੜਾਅ ਆ ਜਾਵੇਗਾ, ਕਦਰ ਦਾ ਨਿਯਮ ਵੀ ਲਾਗੂ ਹੋਣਾ 
ਸਾਲ ਸਾਡਾ ਦੇਸ਼ ਆਰਥਿਕ ਯੋਜਨਾ ਤਿਆਰ ਕਰਦਾ ਹੈ। _ਬੈਦ ਹੋ ਜਾਵੇਗਾ ਅਤੇ ਮਨੌਂਖੀ ਕਿਰਤ ਦੀਆਂ ਉਪਜਾਂ ਹੁਣ ਹੋਰ 
ਸੈਤੁਲਨ ਹੋਰ ਕੁਝ ਨਹੀਂ, ਸਗੋਂ ਵਿਰੋਧੀਆਂ ਦਾ ਇੰਕ _ਵਟਾਂਦਰਾ-ਕਦਰਾਂ ਨਹੀਂ ਰਹਿ ਜਾਣਗੀਆਂ, ਸਗੋਂ ਸਿਰਫ਼ ਵਰਤੋਂ- 
ਅਸਥਾਈ, ਸਾਪੇਖਕ ਏਕਾ ਹੈ। ਹਰੇਕ ਸਾਲ ਦੇ ਔਤ ਤੌਕ, ਕਦਰਾਂ ਬਣ ਜਾਣਗੀਆਂ, ਜਿਹੜੀਆਂ ਸਿੰਧਾ ਉਹਨਾਂ ਉੱਤੇ ਖ਼ਰਚ 
ਇਹ ਸੈਤੁਲਨ, ਸਮੋਚਤਾ ਵਿੱਚ ਲੈਂਦੇ ਹੋਏ, ਵਿਰੋਧੀਆਂ ਦੇ ਹੋਏ ਕਿਰਤ-ਸਮੇਂ ਦੁਆਰਾ ਮਿਣੀਆਂ ਜਾਣਗੀਆਂ: 


ਘੋਲ ਦੁਆਰਾ ਵਿਗਾੜ ਦਿੱਤਾ ਜਾਂਦਾ ਹੈ; ਏਕਤਾ ਵਿੰਚ 
ਬਦਲਾਅ ਆ ਜਾਂਦਾ ਹੈ, ਸੇਤਲਨ ਅਸੈਤੁਲਨ ਬਣ ਜਾਂਦਾ 
ਹੈ, ਏਕਤਾ ਟੁਂਟ ਜਾਂਦੀ ਹੈ, ਅਤੇ ਇਕ ਵਾਰ ਫਿਰ ਸੈਤਲਨ 
ਕਾਇਮ ਕਰਨਾ ਤੇ ਅਗਲੇ ਸਾਲ ਲਈ ਏਕਤਾ ਸਥਾਪਤ 
ਕਰਨੀ ਜ਼ਰੂਰੀ ਹੋ ਜਾਂਦੀ ਹੈ।ਇਸੇ ਵਿਚ ਹੀ ਸਾਡੀ ਯੋਜਨਾਬੋਧ 
ਆਰਥਿਕਤਾ ਦੀ ਉੱਤਮਤਾ ਹੈ। ਇੱਕ ਤੌਥ ਦੇ ਰੂਪ ਵਿੱਚ, 
ਇਹ ਸੈਤੁਲਨ, ਇਹ ਏਕਤਾ ਹਰ ਮਹੀਨੇ, ਹਰ ਤਿਮਾਹੀ 
ਵਿੱਚ ਸ਼ਕ ਰੂਪ ਵਿੱਚ ਵਿਗੜ ਜਾਂਦੀ ਹੈ ਅਤੇ ਐਸ਼ਕ ਮੁੜ- 
ਤਰਤੀਬੀਆਂ ਕਰਨੀਆਂ ਪੈਂਦੀਆਂ ਹਨ। ਕਈ ਵਾਰੀ 
ਵਿਰੋਧਤਾਈਆਂ ਅਤੇ ਸੈਤੁਲਨ ਵਿੱਚ ਵਿਗਾੜ ਇਸ ਲਈ 
ਪੈਦਾ ਹੋ ਜਾਂਦੇ ਹਨ ਕਿਉਂਕਿ ਸਾਡੇ ਬੰਦੋਬਸਤ ਬਾਹਰਮੁਖੀ 
ਅਸਲੀਅਤ ਨਾਲ ਮੇਲ ਨਹੀਂ ਖਾਂਦੇ ਹੈਦੇ; ਇਸਨੂੰ ਹੀ ਅਸੀਂ 
ਗਲਤੀ ਕਰਨਾ ਆਖਦੇ ਹਾਂ । ਵਿਰੋਧਤਾਈਆਂ ਦਾ ਅਨੰਤਤਾ 


ਕਮਿਊਨਿਸਟ ਸਮਾਜ ਦੇ ਦੂਜੇ ਪੜਾਅ ਵਿੱਚ, ਚੀਜ਼ਾਂ 
ਦੀ ਪੈਦਾਵਾਰ ਵਿੱਚ ਲੌਂਗੀ ਕਿਰਤ ਦੀ ਮਿਕਦਾਰ ਅੰਦਾਜ਼ੇ 
ਵਾਲੇ ਢੰਗ ਨਾਲ ਨਹੀਂ, ਕਦਰ ਤੇ ਇਸਦੀਆਂ ਕਿਸਮਾਂ ਰਾਹੀਂ 
ਨਹੀਂ ਮਿਣੀ ਜਾਵੇਗੀ ਜਿਸ ਤਰ੍ਹਾਂ ਕਿ ਜਿਣਸ ਪੈਦਾਵਾਰ ਦੇ 
ਅਧੀਨ ਹੁੰਦੇ ਹੈ, ਸਗੋਂ ਸਿੰਧਾ ਤੇ ਤੁਰੇਤ, ਚੀਜ਼ਾਂ ਦੀ ਪੈਦਾਵਾਰ 
ਵਿੱਚ ਲੌਗੇ ਸਮੇਂ, ਘੰਟਿਆਂ ਦੀ ਗਿਣਤੀ ਰਾਹੀਂ ਮਿਣੀ 
ਜਾਵੇਗੀ। ਕਿਰਤ ਦੀ ਵੰਡ, ਪੈਦਾਵਾਰ ਦੀਆਂ ਵੌਖ-ਵੌਖ 
ਸ਼ਾਖਾਵਾਂ ਵਿਚਾਲੇ ਇਸ ਦੀ ਵੰਡ ਕਦਰ ਦੇ ਨਿਯਮ ਅਨੁਸਾਰ 
ਨਹੀਂ ਜਿਹੜਾ ਕਿ ਉਸ ਸਮੇਂ ਤੌਕ ਲਾਗੂ ਹੋਣਾ ਬੈਦ ਹੋ ਚੋਕਾ 
ਅਨੁਸਾਰ ਹੋਵੇਗੀ। (ਸਤਾਲਿਨ, ਸੋਵੀਅਤ ਯੂਨੀਅਨ ਵਿੰਚ 
ਸਮਾਜਵਾਦ ਦੀਆਂ ਆਰਥਿਕ ਸਮੋਸਿਆਵਾਂ, ਸਫ਼ਾ 26) 
ਜਦੋਂ ਕਿਰਤ ਦੀਆਂ ਉਪਜਾਂ ਦਾ ਜਿਣਸਾਂ ਦੇ ਰੂਪ ਵਿਚ 


ਤੌਕ ਪੈਦਾ ਹੁੰਦੇ ਰਹਿਣਾ ਅਤੇ ਅਨੰਤਤਾ ਤੌਕ ਹੌਲ ਹੁੰਦੇ ਪ੍ਰਚਲਣ ਲੋਪ ਹੋ ਜਾਵੇਗਾ, ਮੁਦਰਾ ਵੀ ਲੋਪ ਹੋ ਜਾਵੇਗੀ। (ਲੈਨਿਨ 
ਰਹਿਣਾ ਹੀ ਚੀਜ਼ਾਂ ਦੇ ਵਿਕਾਸ ਦਾ ਦਵੈਦਵਾਦੀ ਨਿਯਮ ਹੈ। ਸਮੋਚੀਆਂ ਲਿਖਤਾਂ, ਸੈਂਚੀ 29, ਸਫ਼ਾ 115) ੪ 


ਚੰਡੀਗੜ੍ਹ ੪ ਪੰਜਾਬ ਬੌਕ ਸੈਂਟਰ, 1126-27, ਸੈਕਟਰ 22 ਬੀ।੪ ਲਾਇਲ ਬੁਕ ਡਿਪੂ, ਸੈਕਟਰ 14, ਪੰਜਾਬ ਯੂਨੀਵਰਸਿਟੀ ਮਾਰਕਿਟ। ੪ ਸੁਰਿਦਰਾ 
ਸਟੇਸਨਰਜ਼, ਦੁ:35, ਸੈਕਟਰ 14, ਪੰ.ਯੂਨੀ.ਮਾਰਕਿਟ।੪ ਸਟੈਂਡਰਡ ਬੁਕ ਡਿੱਪੂ, ਦੁ. ਨੰ -78,ਸੈਕਟਰ15ਡੀ ।੪ ਏਲਾਈਡ ਬੁਕ ਸੈਂਟਰ, ਦੁ. ਨੰ.- 
50, ਸੈਕਟਰ 15ਡੀ । ਮੁਹਾਲੀ ੪ ਬਾਂਸਲ ਬੁਕ ਸ਼ਾਪ, ਫੇਜ਼-3ਬੀ2, ਮਾਰਕਿਟ ।੪ ਕਲਾਸਿਕ ਬੁਕ ਸ਼ਾਪ, ਫੇਜ਼-2, ਮਾਰਕਿਟ। 
ਪਟਿਆਲਾ ੪ ਮਦਾਨ ਬੌਕ ਡਿਪੂ, ਪੰਜਾਬੀ ਯੂਨੀਵਰਸਿਟੀ । & ਗ੍ਰੇਸ਼ੀਅਸ ਬੁਕ ਡਿਪੂ, ਦੁਰਾਨ ਨੰ.-23, ਸ਼ਾਲੀਮਾਰ ਪਲਾਜ਼ਾ, ਪੰਜਾਬੀ ਯੂਨੀਵਰਸਿਟੀ 
ਦੇ ਮੁੱਖ ਗੇਟ ਸਾਹਮਣੇ ।੪ ਜੇ. ਕੇ. ਨਿਊਜ਼ ਏਜੈਸੀ, ਬੋਸ ਅੰਡੇ ਦੇ ਪਿਛੇ ।੪ ਬੋਸ ਅੰਡੇ ਵਿਚ ਲੁਧਿਆਣਾ ਕਾਊਂਟਰ ਦੇ ਸਾਹਮਣੇ । 

ਲੁਧਿਆਣਾ ੪ ਮਹਿੰਦਰਾ ਨਿਊਜ ਏਜੈਸੀ, ਘਟਾ ਘਰ।੪ ਬੁਕ ਸਟਾਲ, ਬੋਸ ਅੰਡਾ। ੪ ਅਜ਼ਾਦ ਨਿਊਜ਼ ਏਜੈਸੀ, ਭਾਰਤ ਨਗਰ ਚੌਂਕ ।੪ ਬਕ ਸਟਾਲ, 
ਸਮਰਾਲਾ ਚੌਂਕ । ੪ ਬੋਕ ਸਟਾਲ ਗਿੱਲ ਨਹਿਰ, ਨੇੜੇ ਜੀ.ਐੱਨ.ਈ. ਕਾਲਜ। 


ਜਲੰਧਰ ੪ ਸੇਠੀ ਇਟਰਪ੍ਰਇਸਜ਼, 15- ਸ਼ਾਸ਼ਤਰੀ ਮਾਰਕਿਟ । ੪ ਅਗਰਵਾਲ ਨਿਊਜ਼ ਏਜੈਸੀ, ਦੁਕਾਨ ਨੰ-22, ਬੋਸ ਔਡਾ। ੪ ਪੰਜਾਬ ਬੁਕ ਸੈਂਟਰ, 
ਨੇੜੇ ਹੋਟਲ ਪਲਾਜ਼ਾ , ਦਿਲਕੁਸ਼ਾ ਮਾਰਕਿਟ। ੪ ਪ੍ਰਕਾਸ਼ ਨਾਵਲ ਸਟੋਰ, ਬੋਸ ਅੰਡੇ ਦਾ ਬਾਹਰ, ਗੜ੍ਹਾ ਰੇਡ । ੪ ਬੌਕ ਸਟਾਲ, ਪਲੇਟਫਾਰਮ ਨੰ-1 , ਰੇਲਵੇ 
ਸਟੇਸ਼ਨ ਜਲੰਧਰ ।੪ ਦੁਆਬਾ ਬੁਕ ਸਟੋਰ, ਸਿੰਡੀਕੇਟ ਬੈਂਕ ਦੇ ਸਾਹਮਣੇ, ਆਦਮਪੁਰ । 

ਬਠਿੰਡਾ ੪ ਵੋਹਰਾ ਨਿਊਜ਼ ਏਜੈਸੀ, ਬੋਸ ਔਡਾ। ੪ ਨਿਊ ਬੌਕ ਪੈਲੇਸ, ਨੇੜੇ ਰੇਲ ਸਟੇਸ਼ਨ । 


ਬਰਨਾਲਾ ੪ ਬਕ ਸਟਾਲ ਬੋਸ ਅਡਾ।੪ ਨਵਚੇਤਨ ਬੋਕ ਡਿੱਪੂ, ਨੇੜੇ ਐੱਸ. ਡੀ. ਕਾਲਜ। 


ਹੁਸ਼ਿਆਰਪੁਰ ੪ ਮਦਨ ਬੌਕ ਡਿੱਪੂ, ਬੌਸ ਔਡਾ ਹੁਸ਼ਿਆਰਪੁਰ। 
ਮੋਗਾ ੪ ਪਿ੍‌ਤਪਾਲ ਸਿੰਘ, ਬੁਕ ਸਟਾਲ, ਬੋਸ ਅਡਾ, ਮੋਗਾ। 
ਮਾਨਸਾ ੪ ਪੰਜਾਬ ਨਿਊਜ ਏਜੈਸੀ , ਨੇੜੇ ਬਸ ਸਟੈਂਡ , ਮਾਨਸਾ। 


ਅੰਮ੍ਰਿਤਸਰ ੪ ਸੌਰਭ ਨਿਉਜ ਏਜੈਸੀ, ਦੁ.ਨੰ-05, ਹਾਲ ਗੇਟ ਦੇ ਬਾਹਰ। 
ਨਵਾਂ ਸ਼ਹਿਰ ੪ ਰਮਨ ਬੁਕ ਹਾਊਸ, ਨੇੜੇ ਕਮੇਟੀ ਹਾਊਸ। 
ਮਲੇਰਕੋਟਲਾ ੪ ਨਰਿੰਦਰ ਬੌਕ ਸਟਾਲ, ਬੋਸ ਔਡਾ, ਮਾਲੇਰਕੋਟਲਾ। 


ਕੋਟਕਪੂਰਾ ੪ ਸ਼ਰਮਾ ਨਿਊਜ਼ ਏਜੈਸੀ, ਨੇੜੇ ਰੇਲਵੇ ਸ਼ਟੇਸ਼ਨ ਗੇਟ, ਕੋਟਕਪੂਰਾ । 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਅਗਸਤ 2014 ੨ 30 


5।। 58000 4800 5॥10। 0 ੬00 ੧੧81085॥0॥੫960118.60।। 


ਦਾ ਤਾ ਮਜਾ 


ਦਯ ਤਕ ਤਤਕ ਲਕਕ ਤਕ ਤਕ ਜਲਕ ਤਕਗ ਡੀ 


ਕਮਿਊਨਿਜਮ ਵੇਲ ਤਬਦੀਲੀ 


(ਦੁਜਾੰ /ਕੈਸ਼ਤ - ਲੜਾ ਜੌੜਨ ਲਈ ਦੇਖੋ ਅਗਸਤਾ-?4 #ਕਾ/ 


3. ਸ਼ਹਿਰ ਅਤੇ ਪਿੰਡ 
ਜਿਣਸ ਪੈਦਾਵਾਰ ਦੇ ਵਿਕਾਸ ਦੇ ਨਾਲ-ਨਾਲ ਹਰ ਕਿਤੇ 
ਹੁੰਦੀ ਗਈ ਹੈ: 
ਕਿਰਤ ਦੀ ਹਰੇਕ ਵੰਡ ਦੀ ਬੁਨਿਆਦ ਜਿਹੜੀ 
ਜਿਣਸਾਂ ਦੇ ਵਟਾਂਦਰੇ ਦੁਆਰਾ ਪੈਦਾ ਤੇ ਵਿਕਸਤ ਹੈਦੀ 
ਹੈ, ਸ਼ਹਿਰ ਅਤੇ ਪਿੰਡ ਵਿਚਾਲੇ ਪੈਦਾ ਹੰਦਾ ਪਾੜਾ ਹੈ। 
ਇਹ ਕਿਹਾ ਜਾ ਸਕਦਾ ਹੈ ਕਿ ਸਮਾਜ ਦੇ ਸਮੋਚੇ ਆਰਥਿਕ 
ਇਤਿਹਾਸ ਵਿੱਚ ਇਸ ਵਿਰੋਧਤਾ ਦੀ ਗਤੀ ਮੌਜੂਦ ਰਹਿੰਦੀ 
ਹੈ।(ਮਾਰਕਸ, ਸਰਮਾਇਆ, ਸੈਂਚੀ 1, ਸਫਾ 352) 
ਸਰੀਰਕ ਤੇ ਮਾਨਸਿਕ ਕਿਰਤ ਦੀ ਮਹਾਨ ਵੰਡ 
ਸ਼ਹਿਰ ਤੇ ਪਿੰਡ ਵਿਚਾਲੇ ਪੈਦਾ ਹੋਇਆ ਪਾੜਾ ਹੀ ਹੈ। 
ਤੋਂ ਸੋਭਿਅਤਾ ਵੋਲ, ਕਬੀਲੇ ਤੋਂ ਰਾਜ ਵੋਲ, ਸਥਾਨਕਤਾ 
ਤੋਂ ਕੌਮ ਵੋਲ ਤਬਦੀਲੀ ਦੌਰਾਨ ਸ਼ੁਰੂ ਹੁੰਦਾ ਹੈ ਅਤੇ ਔਜ 
ਦੇ ਦਿਨ ਤੌਂਕ ਸੋਭਿਅਤਾ ਦੇ ਸਮੋਚੇ ਇਤਿਹਾਸ ਵਿੱਚ ਇਹ 
ਮੌਜੂਦ ਰਹਿੰਦੀ ਹੈ.. (ਮਾਰਕਸ-ਏੱਗਲਜ਼, ਜਰਮਨ 
ਵਿਚਾਰਧਾਰਾ, ਸਫਾ 64) 
ਆਧੁਨਿਕ ਸਮਾਜ ਵਿੱਚ, ਸਨਅਤ ਅਤੇ ਖੇਤੀ ਵਿਚਾਲੇ 
ਪਾੜਾ ਜਿਹੜਾ ਸ਼ਹਿਰ ਤੇ ਪਿਡ ਵਿਚਾਲੇ ਪਾੜੇ ਤੋਂ ਸ਼ੁਰੂ ਹੁੰਦਾ ਹੈ, 
ਪੈਦਾਵਾਰੀ ਤਾਕਤਾਂ ਦੇ ਹੋਰ ਅਗਲੇਰੇ ਵਿਕਾਸ ਲਈ ਅੜਿਕਾ ਬਣ 
ਜਾਂਦਾ ਹੈ: 
ਵੱਡੇ ਸ਼ਹਿਰਾਂ ਵਿਚ ਸਨਅਤੀ ਅਬਾਦੀ ਦੀ ਭੀੜ 
ਹੋਣ ਦੇ ਨਾਲ-ਨਾਲ ਖੇਤੀ ਵਿਚ ਲੋਗੀ ਅਬਾਦੀ ਦੀ ਸਮੋਚੇ 
ਪੱਡੂ ਖੇਤਰ ਵਿੱਚ ਥਿਡੇ ਹੋਣ ਦੀ ਸਥਿਤੀ ਖੇਤੀ ਦੇ ਘੋਟ 
ਵਿਕਸਤ ਪੜਾਅ ਲਈ ਢੋਂਕਵੀਂ ਹੈ, ਪਰ ਇਸਦੇ ਹੋਰ ਅਗਲੇਰੇ 
ਵਿਕਾਸ ਲਈ ਰੁਕਾਵਟ ਹੈ ਜਿਸ ਨੂੰ ਔਜ ਵੀ ਮਹਿਸੂਸ 
ਕੀਤਾ ਜਾ ਸਕਦਾ ਹੈ। (ਮਾਰਕਸ-ਏਂਗਲਜ਼ ਚੋਣਵੀਆਂ 
ਲਿਖਤਾ, ਸੈਂਚੀ 1, ਸਫਾ 93) 
ਇਹ ਸਮਾਜਿਕ ਅਤੇ ਭੌਤਿਕ ਰੂਪ ਵਿੱਚ ਵੀ ਨੁਕਸਾਨਦੇਹ 


੨੭ 


ਨਿੱਜੀ ਜਾਇਦਾਦ ਦੇ ਚੌਖਟੇ ਅਦਰ ਹੀ ਬਣਿਆ ਰਹਿ ਸਕਦਾ 
ਹੈ। ਇਹ ਵਿਅਕਤੀ ਦੀ ਕਿਰਤ ਵੰਡ ਦੀ ਅਧੀਨਗੀ ਦਾ 
ਸਭ ਤੋਂ ਭੈੜਾ ਪ੍ਰਗਟਾਵਾ ਹੈ ਜਿਸ ਵਿਚ ਇੰਕ ਖਾਸ ਕੰਮ ਉਸ 
ਉੱਤੇ ਲੌਦ ਦਿੱਤਾ ਜਾਂਦਾ ਹੈ, ਇੰਕ ਅਜਿਹੀ ਅਧੀਨਗੀ ਹੈ 
ਜਿਹੜੀ ਇੰਕ ਮਨੁੱਖ ਨੂੰ ਬੌਣਾ ਸ਼ਹਿਰੀ ਜਾਨਵਰ ਅਤੇ ਦੂਜੇ 


੪ ਜਾਰਜ ਥਾਸਨ 


ਨੂੰ ਬੌਣਾ ਪੱਡੂ ਜਾਨਵਰ ਬਣਾ ਦਿੰਦੀ ਹੈ, ਅਤੇ ਉਹਨਾਂ ਦੇ 
ਹਿਤਾਂ ਵਿਚਾਲੇ ਵਿਰੋਧਤਾ ਨੂੰ ਰੋਜ਼ ਨਵੇਂ ਸਿਰਿਓਂ ਪੈਦਾ ਕਰਦੀ 
ਹੈ।(ਮਾਰਕਸ-ਏਂਗਲਜ਼, ਜਰਮਨ ਵਿਚਾਰਧਾਰਾ, ਸਫਾ 64) 
ਇਸਦੇ ਭੌਤਿਕ ਅਸਰਾਂ ਵਿੱਚ, ਸਰਮਾਏਦਾਰਾ ਵਿਸਥਾਰ 
ਦੇ ਅਰਾਜਕ ਖਾਸੇ ਕਰਕੇ , ਸ਼ਹਿਰੀ ਇਲਾਕਿਆਂ ਵਿੱਚ ਵੌਖ-ਵੌਖ 
ਤਰ੍ਹਾਂ ਦਾ ਸਨਅਤੀ ਪ੍ਰਦੂਸ਼ਣ ਅਤੇ ਪੱਡੂ ਇਲਾਕਿਆਂ ਵਿੱਚ ਵਧਦੀ 
ਜਾਂਦੀ ਬੇਰੋਕ ਗੈਦਗੀ ਸ਼ਾਮਲ ਹਨ। ਔਜ ਇਕ ਸੈਸਾਰ-ਵਿਆਪੀ 
ਇੰਕ ਸਦੀ ਪਹਿਲਾਂ ਹੀ ਦੇਖ ਲਿਆ ਸੀ: 
ਸਿਰਫ ਇੰਕ ਅਜਿਹਾ ਸਮਾਜ ਹੀ ਜਿਹੜਾ ਇੰਕ 
ਤਾਕਤਾਂ ਦਾ ਇਕਸੁਰ ਸਹਿਕਾਰ ਸੈਭਵ ਬਣਾ ਸਕਦਾ ਹੈ, 
ਸਨਅਤ ਦੇ ਸਮੁਚੇ ਦੇਸ਼ ਵਿੱਚ ਵੰਡੇ ਹੋਏ ਰੂਪ ਵਿੱਚ, ਜਿਹੜਾ 
ਖੁਦ ਸਨਅਤ ਦੇ ਵਿਕਾਸ ਤੇ ਪੈਦਾਵਾਰ ਦੇ ਦੂਜੇ ਅੰਗਾਂ ਦੇ 
ਲਗਾਤਾਰ ਵਿਕਾਸ ਲਈ ਸਭ ਤੋਂ ਵੇਂਧ ਅਨੁਕੂਲ ਹੈ, 
ਸਥਾਪਤੀ ਨੂੰ ਸੈਭਵ ਬਣਾ ਸਕਦਾ ਹੈ। 
ਇਸ ਤਰ੍ਹਾਂ ,ਸ਼ਹਿਰ ਤੇ ਪਿੰਡ ਵਿਚਕਾਰ ਵਿਰੋਧਤਾਈ 
ਨੂੰ ਮਿਟਾਉਣਾ ਨਾ ਸਿਰਫ ਸੈਭਵ ਹੀ ਹੈ, ਸਗੋਂ ਇਹ ਖੁਦ 
ਸਨਅਤੀ ਪੈਦਾਵਾਰ ਦੀ, ਖੇਤੀ ਪੈਦਾਵਾਰ ਦੀ ਵੀ ਅਤੇ 
ਇਸ ਤੋਂ ਵੀ ਵੱਧ ਜਨਤਕ ਸਿਹਤ ਦੀ ਇੰਕ ਪ੍ਰਤੌਖ ਜ਼ਰੂਰਤ 
ਬਣ ਚੌਂਕਾ ਹੈ। ਹਵਾ, ਪਾਣੀ ਤੇ ਜ਼ਮੀਨ ਵਿੱਚ ਔਜ ਘੁਲ 
ਰਹੇ ਜ਼ਹਿਰ ਨੂੰ ਸ਼ਹਿਰ ਤੇ ਪਿੰਡ ਨੂੰ ਆਪੇ ਵਿੱਚ ਮੇਲ ਕੇ ਹੀ 
ਰੋਕਿਆ ਜਾ ਸਕਦਾ ਹੈ ਅਤੇ ਇਹ ਮੇਲ ਹੀ ਸ਼ਹਿਰਾਂ ਵਿੱਚ 
ਨਿਤਾਣੇ ਬਣ ਕੇ ਰਹਿ ਰਹੇ ਲੋਕਾਂ ਦੀਆਂ ਹਾਲਤਾਂ ਬਦਲੇਗਾ 
ਅਤੇ ਉਹਨਾਂ ਦੇ ਮਲ-ਪਦਾਰਥ ਨੂੰ ਪੌਦਿਆਂ ਦੀ ਪੈਦਾਵਾਰ 
ਲਈ ਵਰਤੇ ਜਾ ਸਕਣ ਦੇ ਯੋਗ ਬਣਾਵੇਗਾ, ਨਾ ਕਿ 
ਬਿਮਾਰੀਆਂ ਪੈਦਾ ਕਰਨ ਲਈ। (ਏਂਗਲਜ਼, ਡਿਹੂਰਿਗ 
ਵਿਰੋਧ, ਸਫਾ 325; ਹੋਰ ਦੇਖੋ ਲੈਨਿਨ ਸਮੋਚੀਆਂ ਲਿਖਤਾਂ, 
ਸੈਂਚੀ 5, ਸਫਾ 154) 
ਸ਼ਹਿਰ ਅਤੇ ਪਿਡ ਵਿਚਕਾਰ ਵਿਰੋਧਤਾਈ ਸਮਾਜਵਾਦ 
ਵਿੱਚ ਵੀ ਬਣੀ ਰਹਿੰਦੀ ਹੈ ਪਰ ਨਿੱਜੀ ਜਾਇਦਾਦ ਦੇ ਖਾਤਮੇ ਨਾਲ 
ਇਹ ਦੁਸ਼ਮਣਾਨਾ ਨਹੀਂ ਰਹਿੰਦੀ ਅਤੇ ਸਨਅਤ ਤੇ ਖੇਤੀ ਦੇ 
ਯੋਜਨਾਬੋਧ ਵਿਕਾਸ ਨਾਲ ਇਹ ਹੌਲੀ-ਹੌਲੀ ਹੌਲ ਹੋ ਜਾਂਦੀ ਹੈ। 
ਔਜ ਚੀਨ ਵਿੱਚ, ਪਹਿਲਾਂ ਹੀ ਇਸ ਦਿਸ਼ਾ ਵੇਲ ਵਧਣ ਦੇ ਸੈਕੇਤ 
ਦਿਖਾਈ ਦੇ ਰਹੇ ਹਨ । 
ਇੰਕ ਪਾਸੇ, ਲੋਕ ਕਮਿਊਨ ਆਪਣੀਆਂ ਖੁਦ ਦੀਆਂ 
ਫੈਕਟਰੀਆਂ ਸਥਾਪਤ ਕਰ ਰਹੇ ਹਨ, ਇਸ ਤਰ੍ਹਾਂ ਪਿੰਡਾਂ ਵਿੱਚ ਖੇਤੀ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਸਤੰਬਰ 2014 ੨ 26 


5।। 58000 4800 5॥10। 0 €00॥ 


੧31101੧੧15006001ਗ1.60।। 


ਨੂੰ ਸਨਅਤ ਨਾਲ ਜੋੜ ਰਹੇ ਹਨ, ਦੂਜੇ ਪਾਸੇ ਵੌਡੇ ਸ਼ਹਿਰ ਆਪਣੇ 
ਆਲੇ-ਦੁਆਲੇ ਸ਼ਹਿਰ ਦੀ ਅਬਾਦੀ ਲਈ ਭੋਜਨ ਪੈਦਾ ਕਰਨ ਵਾਲੇ 
ਕਮਿਊਨ ਖੜੇ ਕਰ ਰਹੇ ਹਨ, ਇਸ ਤਰ੍ਹਾਂ ਸ਼ਹਿਰੀ ਇਲਾਕਿਆਂ 
ਵਿੱਚ ਸਨਅਤ ਨੂੰ ਖੇਤੀ ਨਾਲ ਜੋੜ ਰਹੇ ਹਨ: 
ਕਸਬਾਈ ਖੇਤੀ ਸਿਧਾ ਸ਼ਹਿਰ ਦੀ ਸੇਵਾ ਕਰਦੀ ਹੈ 
ਕਿਉਂਕਿ ਇਹ ਸ਼ਹਿਰ ਨੂੰ ਅਨਾਜ, ਸਬਜ਼ੀਆਂ ਅਤੇ ਹੋਰਨਾਂ 
ਖੁਰਾਕੀ ਪਦਾਰਥਾਂ ਦੀ ਪੂਰਤੀ ਯਕੀਨੀ ਬਣਾਉਂਦੀ ਹੈ ਅਤੇ 
ਸਨਅਤੀ ਵਿਕਾਸ ਦੀਆਂ ਹਾਲਤਾਂ ਪੈਦਾ ਕਰਦੀ ਹੈ । 
ਸ਼ਹਿਰ ਦੀ ਸਨਅਤ ਕਸਬਾਈ ਖੇਤੀ ਲਈ ਮਸ਼ੀਨੀਕਰਨ, 
ਪਾਣੀ ਸੰਭਾਲਣ ਲਈ ਪ੍ਰੰਜੈਕਟਾਂ ਦੀ ਉਸਾਰੀ, 
ਬਿਜਲੀਕਰਨ ਅਤੇ ਖਾਦਾਂ ਦੀ ਵਿਆਪਕ ਵਰਤੋਂ ਖਾਤਰ 
ਤਕਨੀਕੀ ਤਾਕਤਾਂ ਤੇ ਸਾਜੋਸਮਾਨ ਮੁਹਈਆ ਕਰਵਾਉਂਦੀ 
ਹੈ। ਇਸ ਤਰ੍ਹਾਂ ਆਪਸੀ ਸਹਾਇਤਾ ਤੇ ਉਤਸ਼ਾਹਿਤ ਕਰਨ 
ਰਾਹੀਂ ਸਨਅਤ ਤੇ ਖੇਤੀ ਇਕੌਠੇ ਔਗੇ ਵਧਣਗੇ।(ਪੀਕਿੰਗ 
ਰੀਵਿਊ, ਸਾਲ 1971, ਔਕ 10, ਸਫਾ 9) 
ਦੂਜੇ ਪਾਸੇ, ਜਿਵੇਂ ਲੋਕ-ਕਮਿਊਨਾਂ ਜਿਹੜੇ ਪਹਿਲਾਂ ਹੀ 
ਰਾਜਸੋਤ੍ਰਾ ਦੇ ਸੈਦ ਹਨ, ਦੇ ਆਰਥਿਕ ਤੌਰ 'ਤੇ ਰਾਜਕੀ ਮਾਲਕੀ 
ਵੱਲ ਵਿਕਸਤ ਹੋਣ ਦੀ ਉਮੀਦ ਹੈ ।ਉਸੇ ਤਰ੍ਹਾਂ ਇਹ ਵੀ ਉਮੀਦ ਹੈ 
ਕਿ ਸ਼ਹਿਰ ਜਿੱਥੇ ਪਹਿਲਾਂ ਹੀ ਰਾਜਕੀ ਮਾਲਕੀ ਸਥਾਪਤ ਹੋ ਚੌਕੀ 
ਹੈ, ਸਮਾਜਿਕ ਤੌਰ ਤੇ ਲੋਕ ਕਮਿਊਨਾਂ ਦੀ ਤਰਜ਼ ਉੱਤੇ ਵਿਕਸਤ 
ਹੋਣਗੇ: 
ਭਵਿੱਖ ਵਿੱਚ, ਸ਼ਹਿਰਾਂ ਦੀਆਂ ਖਾਸ 
ਵਿਸ਼ੇਸ਼ਤਾਈਆਂ ਦੇ ਅਨੁਕੂਲ ਰੂਪ ਵਿੱਚ ਸ਼ਹਿਰੀ ਲੋਕ 
ਕਮਿਊਨ ਪੁਰਾਣੇ ਦੀ ਰੂਪਬਦਲੀ ਅਤੇ ਨਵੇਂ ਸਮਾਜਵਾਦੀ 
ਸ਼ਹਿਰਾਂ ਦੀ ਉਸਾਰੀ ਦੇ ਸੈਦ ਬਣ ਜਾਣਗੇ; ਉਹ ਪੈਦਾਵਾਰ, 
ਵਟਾਂਦਰੇ ਤੇ ਵੰਡਾਰੇ ਦੇ ਅਤੇ ਲੋਕਾਂ ਲਈ ਰੁਜ਼ਗਾਰ ਤੇ ਭਲਾਈ 
ਦੇ ਏਕੀਕ੍ਰਿਤ ਜਥੇਬਦਕ ਬਣ ਜਾਣਗੇ; ਉਹ ਸਨਅਤ, ਖੇਤੀ, 
ਵਪਾਰ, ਸਿੱਖਿਆ ਤੇ ਫੌਜੀ ਮਾਮਲਿਆਂ ਨੂੰ ਜੋੜ ਦੇਣ 
ਅਤੇ ਕਮਿਊਨ ਪ੍ਰਬਧਨ ਇਕੱਠੇ ਹੋ ਜਾਣਗੇ। (ਪੀਕਿੰਗ 
ਰੀਵਿਊ, ਸਾਲ 1958, ਐਕ 43, ਸਫਾ 10) 
ਇਸੇ ਦੌਰਾਨ ਹੀ, ਵੱਡੇ ਸ਼ਹਿਰਾਂ ਤੋਂ ਬਾਹਰ, ਦੂਰ ਪੇਂਡੂ 
ਇਲਾਕਿਆਂ ਵਿੰਚ ਸਥਾਨਕ ਅਬਾਦੀ ਦੀ ਪਹਿਲਕਦਮੀ ਦੇ ਸਦਕਾ 
ਨਵੇਂ ਸਨਅਤੀ ਕੇਂਦਰ ਉੱਠ ਖੜੇ ਹੋ ਰਹੇ ਹਨ। ਇਹ ਨਵੇਂ ਉੱਦਮ 
ਜਿੰਨ੍ਹਾਂ ਵਿਚ ਵਿਆਪਕ ਦਾਇਰੇ ਦੇ ਛੋਟੇ ਤੇ ਦਰਮਿਆਨੇ ਅਕਾਰ 
ਦੀ ਸਨਅਤ ਸ਼ੁਮਾਰ ਹਨ, ਵੱਖ-ਵੱਖ ਪੋਧਰਾਂ - ਸੂਬਾਈ, ਕਾਊਂਟੀ, 
ਜ਼ਿਲ੍ਹਾ, ਮਿਉਂਸਪਲਟੀ ਦੇ ਪੋਧਰਨ ਉੱਤੇ ਸਮੂਹਿਕ ਮਾਲਕੀ ਅਧੀਨ 
ਸਥਾਪਤ ਹੋ ਰਹੇ ਹਨ; ਲੌੜ ਪੈਣ ਉੱਤੇ ਉਹਨਾਂ ਨੂੰ ਸਰਕਾਰੀ 
ਜਾਂਦੇ ਹਨ ਤਾਂ ਉਹਨਾਂ ਨੂੰ ਰਾਜ ਦੇ ਹਵਾਲੇ ਕੀਤੇ ਜਾ ਸਕਦੇ ਹਨ; 
ਪ੍ਰੰਤੂ, ਕਿਉਂਕਿ ਉਹ ਖੁਦ ਲੋਕਾਂ ਦੀ ਪਹਿਲਕਦਮੀ ਸਦਕਾ ਵਿਕਸਤ 
ਹੋਏ ਹੈਦੇ ਹਨ, ਇਸ ਲਈ ਉਹਨਾਂ ਲੋਕਾਂ ਦੀ ਯੋਜਨਾਬਦੀ ਤੇ ਵਿਕਾਸ 


ਉਹਨਾਂ ਦੀ ਭਲਾਈ ਨੂੰ ਧਿਆਨ ਵਿੱਚ ਰੌਖ ਕੇ ਕੀਤਾ ਜਾਂਦਾ ਹੈ 
ਜਿਹੜੇ ਉਹਨਾਂ ਦੇ ਮਾਲਕ ਹੁੰਦੇ ਹਨ ਤੇ ਉੱਥੇ ਕੰਮ ਕਰਦੇ ਹਨ। 
ਕਮਿਊਨਾਂ ਵਾਂਗ ਹੀ, ਉਹ ਲੋਕਾਈ ਦੁਆਰਾ ਆਪਣਾ ਭਵਿੱਖ ਖੁਦ 
ਬਣਾਉਣ ਦੀ ਇੰਕ ਪ੍ਰਭਾਵਸ਼ਾਲੀ ਮਿਸਾਲ ਹਨ। 
ਇਹਨਾਂ ਸਾਰੀਆਂ ਗੌਲਾਂ ਵਿੱਚ ਆਮ ਰੁਝਾਨ, ਸਭ ਤੋਂ 
ਪਹਿਲਾਂ, ਸ਼ਹਿਰ ਅਤੇ ਪਿੰਡ ਵਿਚਕਾਰ ਵਿਰੋਧਤਾ ਦੇ ਲੋਪ ਹੋਣ 
ਵਲ, ਨਤੀਜੇ ਵਜੋਂ ਖੇਤੀ ਦਾ ਸੌਨਅਤ ਨਾਲ ਤੇ ਕਿਸਾਨੀ ਦਾ 
ਪ੍ਰੋਲੇਤਾਰੀ ਨਾਲ ਮਿਲ ਜਾਣ ਵੌਲ ਹੈ ਅਤੇ ਦੂਸਰਾ, ਸਮੂਹਿਕ ਮਾਲਕੀ 
ਦੇ ਸਮੌਂਚੇ ਲੋਕਾਂ ਦੀ ਮਾਲਕੀ ਜਿਸ ਵਿੱਚ ਲੋਕ ਕਮਿਊਨ ਨਵੇਂ 
ਕਮਿਊਨਿਸਟ ਸਮਾਜ ਦਾ ਧੁਰਾ ਬਣਦੇ ਹਨ, ਬਦਲ ਜਾਣ ਵੇਲ ਹੈ 
ਜਿੱਥੇ ਆ ਕੇ ਰਾਜ ਲੋਪ ਹੋ ਜਾਵੇਗਾ: 
ਮਾਰਕਸਵਾਦੀ-ਲੈਨਿਨਵਾਦੀ ਸਿਧਾਂਤ ਅਤੇ ਲੋਕ 
ਕਮਿਊਨਾਂ ਦਾ ਮੋਢਲਾ ਤਜ਼ਰਬਾ ਸਾਨੂੰ ਇਹ ਅਗਾਊਂ ਦੇਖਣ 
ਦੇ ਯੋਗ ਬਣਾਉਂਦਾ ਹੈ ਕਿ ਲੋਕ ਕਮਿਊਨ ਸਾਡੀ 
ਸਮਾਜਵਾਦੀ ਉਸਾਰੀ ਦੀ ਗਤੀ ਨੂੰ ਤੇਜ਼ ਕਰਨਗੇ ਅਤੇ 
ਸਾਡੇ ਦੇਸ਼ ਵਿਚ ਹੇਠ ਲਿਖੀਆਂ ਦੋ ਤਬਦੀਲੀਆਂ ਨੂੰ ਸਕਾਰ 
ਕਰਨ ਲਈ ਸਭ ਤੋ ਚੰਗਾ ਢੈਗ ਹਨ: ਪਹਿਲਾ, ਸਮੂਹਿਕ 
ਮਾਲਕੀ ਤੋਂ ਸਮੋਚੇ ਲੋਕਾਂ ਦੀ ਮਾਲਕੀ ਵੌਲ ਤਬਦੀਲੀ 
ਅਤੇ ਦੂਜਾ, ਸਮਾਜਵਾਦੀ ਤੋ ਕਮਿਊਨਿਸਟ ਸਮਾਜ ਵੱਲ 
ਤਬਦੀਲੀ । 
ਇਹ ਵੀ ਅਗਾਊਂ ਦੇਖਿਆ ਜਾ ਸਕਦਾ ਹੈ ਕਿ 
ਭਵਿੱਖ ਦੇ ਕਮਿਊਨਿਸਟ ਸਮਾਜ ਵਿੱਚ ਲੋਕ ਕਮਿਊਨ 
ਸਾਡੇ ਸਮਾਜਿਕ ਢਾਂਚੇ ਦੀ ਬੁਨਿਆਦੀ ਇਕਾਈ ਹੋਣਗੇ। 
(ਪੀਕਿੰਗ ਰੀਵਿਊ, ਸਾਲ 1958, ਐਕ 43, ਸਫਾ 11) 
ਕਮਿਊਨਿਜ਼ਮ ਵੇਲ ਵਧਣ ਦੇ ਸਵਾਲ ਬਾਰੇ ਆਪਣੀ 
ਪਹੁੰਚ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਉਹੀ ਲਚਕੀਲਾਪਣ 
ਦਿਖਾਉਂਦੀ ਹੈ ਜੋ ਇਸਨੇ ਸਮਾਜਵਾਦੀ ਇਨਕਲਾਬ ਦੀ ਅਗਵਾਈ 
ਸਮੇਂ ਦਿਖਾਇਆ ਸੀ, ਦੋਹਾਂ ਹੀ ਮਾਮਲਿਆਂ ਵਿੱਚ ਪੜਾਵਾਂ ਰਾਹੀਂ 
ਨਿਰੈਤਰ ਇਨਕਲਾਬ ਦੇ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤ 
ਤੋਂ ਅਗਵਾਈ ਲੈਂਦੀ ਹੈ: 
ਸਮਾਜਵਾਦ ਤੋ ਕਮਿਊਨਿਜ਼ਮ ਵੇਲ ਤਬਦੀਲੀ 
ਦੇ ਸਵਾਲ ਉੱਤੇ, ਸਾਨੂੰ ਸਮਾਜਵਾਦੀ ਪੜਾਅ ਉੱਤੇ ਸਮਾਂ- 
ਸੀਮਾ ਨਹੀਂ ਥੋਪਣੀ ਚਾਹੀਦੀ, ਪਰ ਨਾ ਹੀ ਸਾਨੂੰ 
ਸਮਾਜਵਾਦੀ ਪੜਾਅ ਨੂੰ ਟੌਂਪ ਕੇ ਉਲੰਘਣ ਤੋ 
ਕਮਿਊਨਿਸਟ ਪੜਾਅ ਵਿੱਚ ਛਲਾਂਗ ਮਾਰਨ ਦਾ 
ਯੂਟੋਪੀਆਈ ਸੁਪਨਾ ਦੇਖਣਾ ਚਾਹੀਦਾ ਹੈ। ਅਸੀਂ ਨਿਰੈਤਰ 
ਇਨਕਲਾਬ ਦੇ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤ ਨੂੰ 
ਮਨਦੇ ਹਾਂ; ਅਸੀਂ ਇਹ ਮੈਨਦੇ ਹਾਂ ਕਿ ਜਮਹੂਰੀ ਇਨਕਲਾਬ 
ਤੇ ਸਮਾਜਵਾਦੀ ਇਨਕਲਾਬ ਅਤੇ ਸਮਾਜਵਾਦ ਤੇ 
ਕਮਿਊਨਿਜ਼ਮ ਵਿਚਾਲੇ ਕਿਸੇ ਮਹਾਨ ਦੀਵਾਰ ਦੀ ਕੋਈ 
ਹੋਂਦ ਨਹੀਂ ਹੈ, ਤੇ ਨਾ ਹੀ ਅਜਿਹੀ ਦੀਵਾਰ ਦੀ ਹੋਂਦ ਦੀ 
ਆਗਿਆ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਅਸੀਂ 
ਇਨਕਲਾਬ ਦੇ ਪੜਾਵਾਂ ਵਿੱਚ ਵਿਕਸਤ ਹੋਣ ਦੇ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਸਤੰਬਰ 2014 ੨ 27 


5।। 58000 4800 5॥10। 0 ੬00 


੧31101੧੧15006001ਗ1.60।। 


ਮਾਰਕਸਵਾਦੀ-ਲੈਨਿਨਵਾਦੀ ਸਿਧਾਂਤ ਨੂੰ ਮੈਨਦੇ ਹਾਂ; 
ਅਸੀਂ ਮੈਨਦੇ ਹਾਂ ਕਿ ਵਿਕਾਸ ਦੇ ਵੋਖ-ਵੌਖ ਪੜਾਅ ਸਿਫ਼ਤੀ 
ਬਦਲਾਵਾਂ ਨੂੰ ਦਰਸਾਉਂਦੇ ਹਨ ਅਤੇ ਇਹਨਾਂ ਪੜਾਵਾਂ ਨੂੰ , 
ਜਿਹੜੀਆਂ ਗੁਣਾਤਮਕ ਪੌਖੋਂ ਵੱਖਰੇ ਹੁੰਦੇ ਹਨ, ਰਲਗੌਡ 
ਨਹੀਂ ਕਰਨਾ ਚਾਹੀਦਾ ।(ਪੀਕਿੰਗ ਰੀਵਿਊ, ਸਾਲ 1958, 
ਅਕ 43, ਸਫਾ 11) 


4. ਮਾਨਸਿਕ ਅਤੇ ਸਰੀਰਕ ਕਿਰਤ 
ਮਾਨਸਿਕ ਤੇ ਸਰੀਰਕ ਕਿਰਤ ਵਿਚਾਲੇ ਵਿਰੋਧਤਾ ਜਮਾਤੀ 
ਸਮਾਜ ਦੀ ਬਣਤਰ ਵਿੱਚ ਵਜੂਦਸਮੋਈ ਹੈ ਜਿਹੜਾ ਵਿਹਲੜ ਜਮਾਤ 
ਅਤੇ ਕਿਰਤੀ ਜਮਾਤ ਵਿਚਾਲੇ ਵੰਡ ਉੱਤੇ ਟਿਕਿਆ ਹੌੰਦਾ ਹੈ: 
ਇਹ ਸਾਫ ਹੈ ਕਿ, ਜਿਨਾ ਚਿਰ ਤੌਕ ਮਨੁੱਖੀ ਕਿਰਤ 
ਦੀ ਪੈਦਾਵਾਰਤਾ ਇੰਨੀ ਕੁ ਹੀ ਸੀ ਕਿ ਇਹ ਗੁਜ਼ਾਰੇ ਤੋਂ 
ਬਹੁਤ ਹੀ ਥੋੜਾ ਜਿਹਾ ਜ਼ਿਆਦਾ ਵਾਫਰ ਪੈਦਾ ਕਰਦੀ 
ਸੀ,ਓਨਾ ਚਿਰ ਤੌਕ ਪੈਦਾਵਾਰੀ ਤਾਕਤਾਂ ਵਿੱਚ ਕੋਈ ਵੀ 
ਵਿਕਾਸ, ਵਪਾਰ ਦਾ ਵਾਧਾ, ਰਾਜ ਤੇ ਕਾਨੂੰਨ ਵਿੱਚ 
ਵਿਕਾਸ, ਜਾਂ ਕਲਾ ਤੇ ਵਿਗਿਆਨ ਦੀ ਸ਼ੁਰੂਆਤ ਸਿਰਫ 
ਕਿਰਤ ਦੀ ਵੱਡੀ ਵੰਡ ਰਾਹੀਂ ਸੈਭਵ ਹੋ ਸਕਦੀ ਸੀ । ਇਸ 
ਦਾ ਲਾਜ਼ਮੀ ਅਧਾਰ ਆਮ ਲੋਕਾਂ ਜ਼ਿੰਮੇ ਸਰੀਰਕ ਕਿਰਤ 
ਨਿਰਦੇਸ਼ ਦੇਣ, ਵਪਾਰ ਤੇ ਜਨਤਕ ਮਾਮਲਿਆਂ ਨੂੰ ਦੇਖਣ, 
ਅਤੇ ਔਗੇ ਜਾ ਕੇ ਕਲਾ ਤੇ ਵਿਗਿਆਨ ਦਾ ਕੰਮ ਕਰਨ 
ਦੀ ਵਡੀ ਕਿਰਤ ਵੰਡ ਸੀ ।(ਏਂਗਲਜ਼ , ਡਿਹੂਰਿਗ ਵਿਰੋਧ, 
ਸਫਾ 202) 
ਇਹ ਵਿਰੋਧਤਾ ਪੈਦਾਵਾਰ ਦੇ ਸਰਮਾਏਦਾਰਾ ਤਰੀਕੇ ਵਿੰਚ 
ਆਕੇ ਆਪਣੀ ਚਰਮ ਸੀਮਾ ਉੱਤੇ ਪਹੁੰਚ ਚੌਕੀ ਹੈ: 
ਪੈਦਾਵਾਰ ਦੀਆਂ ਬੌਧਿਕ ਸ਼ਕਤੀਆਂ ਦਾ ਸਰੀਰਕ 
ਸ਼ਕਤੀਆਂ ਤੋਂ ਨਿਖੇੜਾ, ਅਤੇ ਇਹਨਾਂ ਤਾਕਤਾਂ ਦਾ ਕਿਰਤ 
ਉੱਤੇ ਸਰਮਾਏ ਦੇ ਦਾਬੇ ਵਿਚ ਬਦਲ ਜਾਣਾ, ਜੋ ਕਿ ਅਸੀਂ 
ਪਹਿਲਾਂ ਦਿਖਾ ਚੌਕੇ ਹਾਂ, ਅਤ ਵਿਚ ਆਧਨਿਕ ਸਨਅਤ 
ਜਿਹੜੀ ਮਸ਼ੀਨਰੀ ਦੀ ਬੁਨਿਆਦ ਉੱਤੇ ਖੜੀ ਹੈਦੀ ਹੈ, 
ਵਿੱਚ ਆ ਕੇ ਮੁਕੰਮਲ ਹੈਦਾ ਹੈ। (ਮਾਰਕਸ, ਸਰਮਾਇਆ, 
ਸੈਂਚੀ 1, ਸਫਾ 423) 
ਇਸ ਤਰ੍ਹਾਂ, ਜਿਵੇਂ ਸਮਾਜਵਾਦ ਦੇ ਕਮਿਊਨਿਜ਼ਮ ਵਲ 
ਵਧਣ ਨਾਲ ਜਮਾਤੀ ਵਖਰੇਵੇਂ ਲੋਪ ਹੈਦੇ ਹਨ, ਉਹਦੇ ਨਾਲ ਹੀ 
ਇਹ ਮਾਨਸਿਕ ਤੇ ਸਰੀਰਕ ਕਿਰਤ ਦਾ ਮੜ-ਏਕਾ ਕਾਇਮ ਕਰਦਾ 
ਹੈ। 
ਮਾਨਸਿਕ ਤੇ ਸਰੀਰਕ ਕਿਰਤ ਦਾ ਮੁੜ-ਏਕਾ 
ਸਮਾਜਵਾਦ ਤੋਂ ਕਮਿਊਨਿਜ਼ਮ ਵੇਲ ਵਧਣ ਦੌਰਾਨ ਜਮਾਤੀ 
ਵਖਰੇਵਿਆਂ ਦੇ ਲੋਪ ਹੋਣ ਦੇ ਨਾਲ ਹੀ ਮੁਕੰਮਲ ਹੋਵੇਗਾ; ਪ੍ਰਤੂ ਚੀਨ 
ਵਿੱਚ ਔਜ ਹੀ ਇਸ ਦਿਸ਼ਾ ਵੋਲ ਵਿਚਾਰਧਾਰਕ ਧਰਾਤਲ ਉੱਤੇ 
ਅਹਿਮ ਕਦਮ ਪੌਟੇ ਜਾ ਰਹੇ ਹਨ । ਇੰਕ ਪਾਸੇ, ਕੌਮੀ ਬੁਰਜੂਆਜ਼ੀ, 


੨. ੪੨ 


ਜਮਾਤੀ ਤੁਅਸਬਾਂ ਨੂੰ ਦੂਰ ਕਰਨ ਅਤੇ ਪ੍ਰੋਲੇਤਾਰੀ ਦੇ ਨੇੜੇ ਲੈ ਕੇ 
ਆਉਣ ਨੂੰ ਧਿਆਨ ਵਿਚ ਰਖਦੇ ਹੋਏ ਸਰੀਰਕ ਕਿਰਤ ਵਿੱਚ ਸ਼ਾਮਲ 
ਹੋਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ; ਦੂਜੇ ਪਾਸੇ ਪ੍ਰੋਲੇਤਾਰੀ 
ਅਤੇ ਕਿਸਾਨੀ ਨੂੰ ਜਮਾਤੀ ਸਮਾਜ ਦੀ ਸੋਭਿਆਚਾਰਕ ਵਿਰਾਸਤ 
ਨੂੰ ਆਪਣੇ ਨਿਯਤਰਣ ਵਿੱਚ ਲੈ ਕੇ ਤੇ ਉਸਨੂੰ ਆਪਣੀਆਂ ਲੋੜਾਂ 
ਅਨੁਸਾਰ ਢਾਲ ਕੇ ਇਸਨੂੰ ਸਮੌਂਚੇ ਸਮਾਜ ਦੀ ਮੁੜ-ਢਲਾਈ ਤੇ 
ਇਸ ਪ੍ਰਕਿਰਿਆ ਵਿੱਚ ਖੁਦ ਦੀ ਮੁੜ-ਢਲਾਈ ਲਈ ਵਰਤ ਰਹੀ 
ਹੈ। ਦੋਹਾਂ ਹੀ ਪਾਸਿਆਂ ਉੱਤੇ ਮਾਰਕਸਵਾਦ-ਲੈਨਿਨਵਾਦ ਨੂੰ ਸਚੇਤਨ 
ਤੌਰ 'ਤੇ ਲਾਗੂ ਕੀਤਾ ਜਾ ਰਿਹਾ ਹੈ ਜਿਸ ਵਿਚ ਸਿਧਾਂਤ ਅਭਿਆਸ 
ਨਾਲ ਇਕਮਿਕ ਹੁੰਦਾ ਹੈ। 
ਕੌਮੀ ਬੁਰਜੂਆਜ਼ੀ ਨੂੰ ਸਮਾਜਵਾਦ ਦੇ ਪਖ ਵਿੱਚ ਉਵੇਂ 
ਹੀ ਜਿੱਤ ਲਿਆ ਗਿਆ ਹੈ ਜਿਵੇਂ ਕਿਸਾਨੀ ਨੂੰ ਜਿਤ ਲਿਆ ਰਿਆ 
ਸੀ। ਸਾਂਝੀ ਫੈਕਟਰੀ ਮਾਲਕੀ ਜੋ ਕਿ ਨਿੱਜੀ ਤੇ ਰਾਜਕੀ ਮਾਲਕੀ ਦੇ 
ਵਿਚਕਾਰਲਾ ਰੂਪ ਹੈ, ਦੇ ਪ੍ਰਬੋਧ ਰਾਹੀਂ ਹੌਲੀ-ਹੌਲੀ ਤਬਦੀਲੀ 
ਲਿਆਂਦੀ ਗਈ ਹੈ ਅਤੇ ਹੁਣ ਇਹ ਲੌਗਭੌਗ ਪੂਰੀ ਹੋ ਚੁਕੀ ਹੈ। 
ਉਹਨਾਂ ਦੇ ਸਾਬਕਾ ਮਾਲਕ ਹੁਣ ਲੋਟੂ ਨਹੀਂ ਰਹੇ, ਪ੍ਰੰਤੂ ਜਾਇਦਾਦ 
ਵਿਹੂਣੀਆਂ ਕਰ ਦਿਤੀਆਂ ਗਈਆਂ ਜਮਾਤਾਂ ਦੇ ਹੋਰਨਾਂ ਮੈਂਬਰਾਂ 
ਵਾਂਗ ਹੀ ਉਹਨਾਂ ਨੇ ਅਜੇ ਇਹ ਸਿੱਖਣਾ ਹੈ ਕਿ ਲੋਟ ਅਨੈਤਿਕ ਹੈ। 
ਇਸ ਲਈ, ਹੁਣ ਉਹਨਾਂ ਦੀ ਵਿਚਾਰਧਾਰਕ ਮੜ-ਢਲਾਈ ਹੋ ਰਹੀ 
ਹੈ ਜਿਸ ਵਿੰਚ ਸਰੀਰਕ ਕਿਰਤ ਵਿੱਚ ਹਿੱਸਾ ਲੈਣਾ ਸ਼ਾਮਲ ਹੈ। 
ਫੈਕਟਰੀ ਮੈਨੇਜਰ, ਜਨਤਕ ਪ੍ਰਸ਼ਾਸ਼ਕ, ਫੌਜੀ ਜਨਰਲ, ਡਾਕਟਰ, 
ਅਧਿਆਪਕ, ਕਲਾਕਾਰ, ਅਭਿਨੇਤਾ - ਸਭ ਨੂੰ ਆਪਣੇ ਕੰਮ ਦੇ 
ਸਮੇਂ ਦਾ ਇੰਕ ਨਿਯਮਤ ਹਿੰਸਾ ਆਪਣੇ ਕੰਮ ਦੀ ਜਗ੍ਹਾ ਜਾਂ ਫੈਕਟਰੀ 
ਜਾਂ ਖੇਤਾਂ ਵਿੱਚ ਸਰੀਰਕ ਕਿਰਤ ਵਿੰਚ ਲਗਾਉਣ ਲਈ ਉਤਸ਼ਾਹਿਤ 
ਕੀਤਾ ਜਾਂਦਾ ਹੈ। ਇਸ ਨਾਲ ਉਹਨਾਂ ਨੂੰ ਬਰਾਬਰੀ ਦੇ ਅਧਾਰ `ਤੇ, 
ਲੋਕਾਂ ਨੂੰ ਸਮਝਣਾ ਸਿੱਖਣ ਲਈ , ਸਤਿਕਾਰ ਦੇਣ ਲਈ ਅਤੇ ਨਵੀਂ 
ਪ੍ਰੋਲੇਤਾਰੀ ਨੈਤਿਕਤਾ ਜਿਹੜੀ ਇਹ ਸਿਖਾਉਂਦੀ ਹੈ ਕਿ ਖੁਸ਼ੀ 
ਮੁਕਾਬਲੇ ਵਿੱਚ, ਨਿੱਜੀ ਲਾਭ ਜਾਂ ਵਿਅਕਤੀਗਤ ਮਾਣ ਲਈ ਕੰਮ 
ਕਰਨ ਵਿੱਚ ਨਹੀਂ, ਸਗੋਂ ਸਾਂਝੇ ਹਿਤ ਲਈ ਇਕੌਠਿਆਂ ਕੈਮ ਕਰਨ 
ਨਾਲ ਮਿਲੇਗੀ, ਨੂੰ ਆਤਮਸਾਤ ਕਰਨ ਲਈ ਲੋਕਾਈ ਨਾਲ ਸੈਪਰਕ 
ਵਿੱਚ ਆਉਣ ਦਾ ਪਹਿਲਾ ਮੌਕਾ ਮਿਲਦਾ ਹੈ। ਸਰੀਰਕ ਕਿਰਤ 
ਵਿੱਚ ਹਿੰਸਾ ਲੈਣਾ ਸਵੈਇੰਛਤ ਹੈ, ਸਿਵਾਏ ਪਾਰਟੀ ਅਧਿਕਾਰੀਆਂ 
ਤੇ ਸਰਕਾਰੀ ਕਰਮੀਆਂ ਲਈ, ਜਿਹਨਾਂ ਲਈ ਇਹ ਲਾਜ਼ਮੀ ਹੈ ਤਾਂ 
ਕਿ ਉਹਨਾਂ ਨੂੰ ਇਹ ਹਰਦਮ ਯਾਦ ਰਹੇ ਕਿ ਉਹਨਾਂ ਨੂੰ ਆਪਣੇ 
ਇਸੇ ਦੌਰਾਨ ਹੀ, ਮਜ਼ਦੂਰ ਤੇ ਕਿਸਾਨ ਵੀ ਖੁਦ ਨੂੰ ਮੁੜ- 
ਢਾਲਣ ਵਿੱਚ ਲੌਗੇ ਹੋਏ ਹਨ, ਸਿਰਫ ਉਹਨਾਂ ਵਿੱਚ ਇਹ ਪ੍ਰਕਿਰਿਆ 
ਇੰਕ ਵੱਖਰਾ ਰੂਪ ਅਖਤਿਆਰ ਕਰਦੀ ਹੈ ਕਿਉਂਕਿ ਉਹ ਆਪਣੇ 
ਤਜ਼ਰਬੇ ਤੋਂ ਪਹਿਲਾਂ ਹੀ ਜਾਣਦੇ ਹਨ ਕਿ ਲੋਂਟਿਆ ਜਾਣਾ ਕਿਹੋ- 
ਜਿਹਾ ਹੁੰਦਾ ਹੈ: 
ਸਮਾਜਵਾਦੀ ਸਮਾਜ ਦੀ ਉਸਾਰੀ ਦੌਰਾਨ ਹਰ ਕਿਸੇ 
ਨੂੰ - ਲੋਟੂਆਂ ਨੂੰ ਵੀ ਤੇ ਕਿਰਤੀ ਲੋਕਾਂ ਨੂੰ ਵੀ - ਮੁੜ- 


ਢਲਾਈ ਦੀ ਲੋੜ ਪੈਂਦੀ ਹੈ। ਕੌਣ ਕਹਿੰਦਾ ਹੈ ਕਿ ਮਜ਼ਦੂਰ 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਸਤੰਬਰ 2014 ੨ 28 


5।। 58000 4800 5॥10। 0 ੬00੧ 


੧31੧01੧੧15006001ਗ1.60।। 


ਜਮਾਤ ਨੂੰ ਇਸਦੀ ਲੋੜ ਨਹੀਂ ਹੈ ? ਇਸ ਵਿੱਚ ਕੋਈ ਸ਼ੌਕ 
ਨਹੀਂ ਹੈ ਕਿ ਲੋਟੂਆਂ ਦੀ ਮੁੜ-ਢਲਾਈ ਕਿਰਤੀ ਲੋਕਾਂ ਦੀ 
ਮੁੜ-ਢਲਾਈ ਤੋਂ ਸਿਫਤੀ ਰੂਪ ਵਿੱਚ ਵੱਖਰੀ ਹੋਵੇਗੀ ਅਤੇ 
ਦੋਵਾਂ ਨੂੰ ਇੰਕ ਦੂਜੇ ਨਾਲ ਰਲਗੱਡ ਨਹੀਂ ਕਰਨਾ ਚਾਹੀਦਾ। 
ਮਜ਼ਦੂਰ ਜਮਾਤ ਜਮਾਤੀ ਸੈਘਰਸ਼, ਕੁਦਰਤ ਖਿਲਾਫ 
ਸੈਘਰਸ਼ ਦੌਰਾਨ ਸਮੋਚੇ ਸਮਾਜ ਦੀ ਅਤੇ ਉਸੇ ਸਮੇਂ ਹੀ ਖੁਦ 
ਦੀ ਵੀ ਮੁੜ-ਢਲਾਈ ਕਰਦੀ ਹੈ। ਇਸ ਨੂੰ ਆਪਣੇ ਕੈਮ 
ਦੌਰਾਨ ਲਗਾਤਾਰ ਸਿਖਦੇ ਜਾਣਾ ਹੋਵੇਗਾ ਅਤੇ ਆਪਣੀਆਂ 
ਘਾਟਾਂ-ਕਮਜ਼ੋਰੀਆਂ ਨੂੰ ਕਦਮ-ਦਰ-ਕਦਮ ਦੂਰ ਕਰਦੇ 
ਜਾਣਾ ਹੋਵੇਗਾ, ਅਤੇ ਕਦੇ ਵੀ ਇਹ ਸਿਲਸਿਲਾ ਰਕਣਾ 
ਨਹੀਂ ਚਾਹੀਦਾ ।(ਮਾਓ ਜ਼ੇ-ਤੋਗ, ਚਾਰ ਫ਼ਲਸਫਾਨਾ ਲੇਖ, 
ਸਫਾ 105) 
ਬਹੁਤ ਸਾਰੀਆਂ ਫੈਕਟਰੀਆਂ ਵਿਚ ਹੁਣ ਇਹ ਇੰਕ ਰਟੀਨ 
ਹੈ ਕਿ ਮਜ਼ਦੂਰ ਆਪਣੇ ਕੰਮ ਤੋਂ ਕੁਝ ਸਮਾਂ ਛੁੱਟੀ ਲੈ ਕੇ ਪ੍ਰਬੋੈਧਨ ਦੇ 
ਕੰਮ ਵਿੱਚ ਸ਼ਾਮਲ ਹੋਣ ਅਤੇ ਹਰ ਥਾਂ, ਫੈਕਟਰੀਆਂ ਵਿੱਚ ਅਤੇ 
ਕਮਿਊਨਾਂ ਵਿੱਚ, ਉਹਨਾਂ ਦੇ ਸੈਸਾਰ ਬਾਰੇ, ਖੁਦ ਬਾਰੇ ਗਿਆਨ ਨੂੰ 
ਬਿਹਤਰ ਕਰ ਸਕਣ , ਉਹਨਾਂ ਨੂੰ ਲਗਾਤਾਰ ਪੈਦਾਵਾਰ ਵਧਾਉਣ 
ਦੇ ਆਪਣੇ ਸੈਘਰਸ਼ ਦੇ ਪ੍ਰਤੌਖ ਤਜ਼ਰਬੇ ਦਾ ਨਿਚੋੜ ਕੌਢਣ ਦੇ ਅਮਲ 
ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਗਿਆਨ ਦੇ ਮਾਰਕਸਵਾਦੀ ਸਿਧਾਂਤ 
ਉੱਤੇ ਪਕੜ ਬਣਾਉਣ ਤੋ ਬਾਅਦ, ਹੁਣ ਲੌਖਾਂ-ਕਰੋੜਾਂ ਲੋਕ 
ਫੈਕਟਰੀਆਂ ਅਤੇ ਖੇਤਾਂ ਵਿੱਚ ਆਪਣੇ ਕੰਮ ਦੌਰਾਨ ਇਸਨੂੰ 
ਦਵੈਦਵਾਦੀ ਵਿਸ਼ਲੇਸ਼ਣ ਦੇ ਸੈਦ ਵਜੋਂ ਇਸਤੇਮਾਲ ਕਰ ਰਹੇ ਹਨ । 
ਉਹ ਪਹਿਲਾਂ ਹੀ ਇਜੀਨੀਅਰਿੰਗ, ਪੌਦਾ-ਨਸਲ ਸੁਧਾਰਨ ਅਤੇ 
ਪੈਦਾਵਾਰ ਦੀਆਂ ਹੋਰਨਾਂ ਸ਼ਖਾਵਾਂ ਦੀ ਤਕਨੀਕ ਵਿੱਚ ਕਿੰਨੀਆਂ 
ਹੀ ਲੌਭਤਾਂ ਦੇ ਰੂਪ ਵਿੱਚ ਇਸਦਾ ਫਲ ਹਾਸਲ ਕਰ ਰਹੇ ਹਨ ।ਇਸੇ 
ਦੌਰਾਨ, ਇੰਕ ਨਵਾਂ ਵਿੰਦਿਅਕ ਢਾਂਚਾ ਖੜਾ ਕੀਤਾ ਜਾ ਰਿਹਾ ਹੈ 
ਜਿਸ ਵਿੱਚ ਸਕੂਲਾਂ ਤੇ ਯੂਨੀਵਰਸਿਟੀਆਂ ਦੇ ਕੈਮ ਨੂੰ ਪੈਦਾਵਾਰੀ 
ਕਿਰਤ ਨਾਲ ਜੋੜਿਆ ਜਾ ਰਿਹਾ ਹੈ ਤਾਂ ਕਿ ਇੰਕ ਨਵੀਂ ਪੀੜ੍ਹੀ ਦੇ 
ਮਜ਼ਦੂਰਾਂ ਨੂੰ ਸਿੱਖਿਅਤ ਕੀਤਾ ਜਾ ਸਕੇ ਜਿਹੜੇ ਲੋਕਾਂ ਦੀ ਸੇਵਾ 
ਲਈ ਸਰੀਰਕ ਕਿਰਤ ਨੂੰ ਵਿਗਿਆਨਕ ਗਿਆਨ ਨਾਲ ਇੰਕਜੌਟ 
ਕਰਨਗੇ। ਮਾਨਸਿਕ ਅਤੇ ਸਰੀਰਕ ਕਿਰਤ ਨੂੰ ਇੰਕਮੌਠ ਕਰਨ ਦੀ 
ਇਸ ਲੋਕ ਲਹਿਰ ਦੌਰਾਨ, ਜਿਸਦੀ ਇਤਿਹਾਸ ਵਿੱਚ ਪਹਿਲਾਂ ਕੋਈ 
ਮਿਸਾਲ ਨਹੀਂ ਹੈ, ਚੀਨੀ ਲੋਕ ਕਮਿਊਨਿਜ਼ਮ ਵਲ ਅਗਲੇਰਾ ਰਸਤਾ 
ਤਿਆਰ ਕਰ ਰਹੇ ਹਨ: 
ਸੰਸਾਰ ਨੂੰ ਬਦਲਣ ਦੇ ਪ੍ਰੰਲੇਤਾਰੀ ਅਤੇ 
ਇਨਕਲਾਬੀ ਲੋਕਾਂ ਦੇ ਸੈਘਰਸ਼ ਵਿੱਚ ਹੇਠਲੇ ਕਾਰਜ ਪੂਰੇ 
ਕਰਨੇ ਸ਼ਾਮਲ ਹਨ: ਬਾਹਰਮੁਖੀ ਸੈਸਾਰ ਨੂੰ ਬਦਲਣਾ ਅਤੇ 
ਉਸੇ ਸਮੇਂ ਹੀ ਉਹਨਾਂ ਦੇ ਆਪਣੇ ਔਤਰਮੁਖੀ ਸੰਸਾਰ ਨੂੰ 
ਵੀ ਬਦਲਣਾ - ਉਹਨਾਂ ਦੀ ਸੋਚਣ ਦੀ ਯੋਗਤਾ ਨੂੰ 
ਬਦਲਣਾ ਅਤੇ ਬਾਹਰਮੁਖੀ ਤੇ ਅਤਰਮੁਖੀ ਸੈਸਾਰ ਦੇ ਸਬੈਧਾਂ 
ਨੂੰ ਬਦਲਣਾ... ਚੀਨ ਦੇ ਲੋਕ ਅਤੇ ਬਾਕੀ ਸੈਸਾਰ ਦੇ ਲੋਕ 
ਜਾਂ ਤਾਂ ਇਸ ਪ੍ਰਕਿਰਿਆ ਵਿੱਚੋਂ ਗੁਜ਼ਰ ਰਹੇ ਹਨ, ਜਾਂ ਫਿਰ 


ਉਹ ਭਵਿੱਖ ਵਿੱਚ ਅਜਿਹਾ ਕਰਨਗੇ। (ਮਾਓ ਜ਼ੇ-ਤੁੰਗ 
ਚੋਣਵੀਆਂ ਲਿਖਤਾਂ, ਸੈਂਚੀ 1, ਸਫਾ 308) 
ਜਮਾਤਾਂ ਅਤੇ ਜਿਣਸ ਪੈਦਾਵਾਰ ਦੇ ਖਾਤਮੇ ਦੇ ਨਾਲ, 
ਜਮਹੂਰੀਅਤ ਦੇ ਮੁਕੌਮਲ ਰੂਪ ਵਿੱਚ ਸਾਕਾਰ ਹੋਣ ਤੇ ਰਾਜ ਦੇ ਹੌਲੀ- 
ਹੌਲੀ ਲੋਪ ਹੁੰਦੇ ਜਾਣ ਦੇ ਨਾਲ, ਮਨੁੱਖ ਪੁਰਾਣੇ ਪੁਰਾਣੇ ਸੈਸਾਰ ਦੀ 
ਖੁਦਪ੍ਰਸਤੀ, ਭ੍ਰਿਸ਼ਟਾਚਾਰ ਅਤੇ ਬਰਬਰਤਾ ਨੂੰ ਜਿਸਨੂੰ ਮਾਰਕਸ ਨੇ 
“ਯੌਂਗਾਂ ਦਾ ਗੋਦ” (ਜਰਮਨ ਵਿਚਾਰਧਾਰਾ, ਸਫਾ 86) ਕਿਹਾ ਸੀ, ਨੂੰ 
ਹੂੰਝ ਦੇਵੇਗਾ ਅਤੇ ਇਸ ਤਰ੍ਹਾਂ ਪੂਰੀ ਤਰ੍ਹਾਂ ਮਨੌਂਖੀ ਬਣ ਜਾਵੇਗਾ: 
ਸਮਾਜ ਦੁਆਰਾ ਪੈਦਾਵਾਰ ਦੇ ਸਾਧਨਾਂ ਉੱਤੇ ਕਬਜ਼ੇ 
ਨਾਲ ਜਿਣਸ ਪੈਦਾਵਾਰ ਅਤੇ ਇਸ ਲਈ ਪੈਦਾਕਾਰ ਉੱਤੇ 
ਉਪਜ ਦੀ ਪ੍ਰਬਲਤਾ ਖਤਮ ਹੋ ਜਾਂਦੀ ਹੈ। ਸਮਾਜਿਕ 
ਪੈਦਾਵਾਰ ਵਿੱਚ ਅਰਾਜਕਤਾ ਦੀ ਥਾਂ ਯੋਜਨਾਬੋਧ ਢੇਗ ਨਾਲ 
ਕੀਤੀ ਜਾਂਦੀ ਸਚੇਤ ਜਥੇਬੇਦੀ ਲੈ ਲੈਂਦੀ ਹੈ। ਵਿਅਕਤੀਗਤ 
ਹੋਂਦ ਲਈ ਸੈਘਰਸ਼ ਖਤਮ ਹੋ ਜਾਂਦਾ ਹੈ ਅਤੇ ਇੱਥੇ ਆਕੇ, 
ਮਨੁੱਖ ਖੁਦ ਨੂੰ ਇੰਕ ਤਰ੍ਹਾਂ ਨਾਲ ਜਾਨਵਰਾਂ ਦੇ ਸੈਸਾਰ ਤੋਂ 
ਅਲੌਂਗ ਕਰ ਲੈਂਦਾ ਹੈ, ਜਾਨਵਰਾਂ ਵਾਂਗ ਜੀਣ ਦੀਆਂ 
ਹਾਲਤਾਂ ਨੂੰ ਪਿੱਛੇ ਛੋਡ ਦਿੰਦਾ ਹੈ, ਅਤੇ ਅਜਿਹੀਆਂ ਹਾਲਤਾਂ 
ਵਿੱਚ ਦਾਖ਼ਲ ਹੁੰਦਾ ਹੈ ਜਿਹੜੀਆਂ ਸੋਚੀਂ ਹੀ ਮਨੁੱਖੀ ਹਨ। 
ਉਸਦੀ ਹੋਂਦ ਦੀਆਂ ਹਾਲਤਾਂ ਜੋ ਉਸਦਾ ਚੌਗਿਰਦਾ 
ਬਣਾਉਂਦੀਆਂ ਹਨ, ਜਿਹੜੀਆਂ ਹੁਣ ਤੌਕ ਉਸ 'ਤੇ ਗਲਬਾ 
ਰੌਖਦੀਆਂ ਸਨ, ਹੁਣ ਉਸਦੇ ਗਲਬੇ ਤੇ ਕੈਟਰੋਲ ਵਿੰਚ ਆ 
ਜਾਂਦੀਆਂ ਹਨ। ਹੁਣ ਪਹਿਲੀ ਵਾਰ ਉਹ ਕੁਦਰਤ ਦਾ 
ਅਸਲੀ, ਸਚੇਤਨ ਮਾਲਕ ਬਣਦਾ ਹੈ ਕਿਉਂਕਿ ਹੁਣ ਉਹ 
ਆਪਣੀ ਖੁਦ ਦੀ ਸਮਾਜਿਕ ਜਥੇਬੋਦੀ ਦਾ ਮਾਲਕ ਬਣ 
ਜਾਂਦਾ ਹੈ। ਸਮਾਜਿਕ ਸਰਗਰਮੀ ਦੇ ਨਿਯਮ ਜਿਹੜੇ ਹੁਣ 
ਤੌਕ ਉਸਦੇ ਸਾਹਮਣੇ ਕੁਦਰਤ ਦੇ ਸਦੀਵੀ, ਗਾਲਬ ਨਿਯਮ 
ਬਣ ਕੇ ਖੜੇ ਸਨ, ਹੁਣ ਉਸ ਦੁਆਰਾ ਉਹਨਾਂ ਦੀ ਮੁਕੈਮਲ 
ਸਮਝ ਨਾਲ ਲਾਗੂ ਕੀਤੇ ਜਾਣਗੇ ਅਤੇ ਇਸ ਲਈ ਉਸਦੇ 
ਗਲਬੇ ਹੇਠ ਹੋਣਗੇ । ਉਸਦੀ ਸਮਾਜਿਕ ਜਥੇਬਦੀ, ਜਿਹੜੀ 
ਹੁਣ ਤੌਕ ਉਸਦੇ ਸਾਹਮਣੇ ਇਸ ਤਰ੍ਹਾਂ ਖੜੀ ਸੀ ਜਿਵੇਂ ਕੁਦਰਤ 
ਤੇ ਇਤਿਹਾਸ ਵੋਲੋਂ ਰੌਬੀ ਹੁਕਮ ਸੁਣਾਇਆ ਗਿਆ ਹੋਵੇ, 
ਹੁਣ ਉਸ ਦੀ ਇਕ ਸਵੈ-ਇੰਛਤ ਸਰਗਰਮੀ ਬਣ ਜਾਵੇਗੀ। 
ਵਿਦਮਾਨ, ਬਾਹਰੀ ਤਾਕਤਾਂ ਜਿਹੜੀਆਂ ਹੁਣ ਤੌਕ 
ਇਤਿਹਾਸ ਉੱਤੇ ਪ੍ਰਧਾਨ ਸਨ, ਹੁਣ ਖੁਦ ਮਨੁੱਖ ਦੇ ਕੈਟਰੋਲ 
ਹੇਠਾਂ ਹੋਣਗੀਆਂ। ਸਿਰਫ ਇਸੇ ਨੁਕਤੇ ਤੋਂ ਹੀ ਇਹ ਕਿਹਾ 
ਗਿਆ ਹੈ ਕਿ ਮਨੁੱਖ ਪੂਰੇ ਸਚੇਤ ਢੰਗ ਨਾਲ ਆਪਣੇ ਖੁਦ ਦੇ 
ਇਤਿਹਾਸ ਨੂੰ ਸਿਰਜੇਗਾ; ਸਿਰਫ ਇਸੇ ਨੁਕਤੇ ਤੋਂ ਹੀ ਇਹ 
ਕਿਹਾ ਗਿਆ ਹੈ ਕਿ ਮਨੁੱਖ ਦੁਆਰਾ ਸ਼ਰੂ ਕੀਤੇ ਗਏ ਸਮਾਜਿਕ 
ਪ੍ਰਯੋਜਨ, ਮੌਖ ਰੂਪ ਵਿੱਚ ਅਤੇ ਲਗਾਤਾਰ ਵਧਦੇ ਪੈਮਾਨੇ 
ਉੱਤੇ, ਮਨੌੱਖ ਦੇ ਇੰਛਤ ਨਤੀਜੇ ਹਾਸਲ ਕਰਨਗੇ। ਇਹ 
ਮਨੁਖ ਦੀ ਜ਼ਰੂਰਤ ਦੇ ਖੇਤਰ ਵਿੱਚੋਂ ਅਜ਼ਾਦੀ ਦੇ ਖੇਤਰ ਵਿੱਚ 
ਛਲਾਂਗ ਹੈ ।(ਏਂਗਲਜ਼, ਡਿਹੂਰਿਗ ਵਿਰੋਧ, ਸਫਾ 311) 


ਤਬਦੀਲੀ ਪਸੈਦ ਨੌਜਵਾਨਾਂ ਦੀ ਲਲਕਾਰ ੨ ਸਤੰਬਰ 2014 ੨ 29 


5।। 58000 4800 5॥10। 0 ੬00੧ 


੧3101੧੧15006001ਗ1.60।। 


